ਜਿਲਦ 103 ਨ ੩੦ ਅੱਸੂ ਤੋਂ ੧੫ ਕੱਤਕ ੨੦੮੦ ਬਿ. 
ਨੰਬਰ 19 16੧੦ 31 %6666& 2023 


5।। 58000 8001 50001 0 ੬00) ੧31101੦1500੧60131.60।। 


ਜਾਨਾ  ____________ 
ਸ੍ਰੀ ਭੈਣੀ ਸਾਹਿਬ ਸ੍ਰੀ ਸਤਿਗੁਰੂ ਜੀ ਦੇ 
ਦਰਸ਼ਨ ਪਰਸਨ ਆਈਆਂ ਵੱਖ-ਵੱਖ ਸ਼ਖ਼ਸੀਅਤਾਂ । 


5।। 28000 8001 50001 0 ੬00) ੧31101੦1500੧60131.60।। 


ਗਤਨਗ 


੩੦ ਅੱਸੂ ਤੋਂ ੧੫ ਕੱਤਕ ੨੦੮੦ ਬਿ. 
16 ਤੋਂ 31 ਅਕਤੂਬਰ 2023 ਈ. 


70060 470 7040/65060 0) 

00: 36703 50107 /787508/ 

01 ਹ6/8/0/ //5/7078/ 98/98/: 

70060 ਕ' $000 30/6/050)) (4656, 
20177), 000 //803) //2# 960 

870 70/5080 7071 //8/00087 60/008/3, 
੧3687 //808/; //੬#' 76/0-110015. 


1੧੬ ੬/700੩ਫ 

੧110੨ ੨0੦੦੩ 

੧3੧੬5 ੧30੩, 1੧੬੪ 7811-15 
ਦਿ੧। ੧੦. 55658/93 
!000/008/2021-2023 


/2੬5/09/1ਇ੪ 0716 7੧2੬5: 
ਤਰਨ ਬਲ 
ਯੁਵਰਾਜ ਸਿੰਘ 


ਪੱਤਰ ਵਿਹਾਰ ਦਾ ਪਤਾ : 
ਸਤਿਜੁਗ 

ਗੁਰਦੁਆਰਾ ਸ੍ਰੀ ਭੈਣੀ ਸਾਹਿਬ, 
ਲੁਧਿਆਣਾ, ਪੰਜਾਬ-141126 
ਫੋਨ : 97800-97898 
89267-83000, 98155-75099 


£790//- $0006625117/70//1/507/60.2011 


੪1ਊ₹॥5 ੦1 300€11111€।੧੧ 2605 ।।1 11013 


5੩੧੦੬੦ /.ਟਿ੩1 6131੧ 


"11੦੫0 ੧੦ ੪30 ੧ 631€੬॥।' 61101੮੬ ੧/1॥ $੦੫ 31੬ 0110੬6194ਟ0 


13੧0੧ ੨ਿ੦5€110€।£ ੮13॥ 


ਨੋਟ- ਲੇਖਕਾਂ ਦੇ ਵਿਚਾਰਾਂ ਨਾਲ ਸੰਪਾਦਕੀ ਬੋਰਡ ਦਾ ਸਹਿਮਤ ਹੋਣਾ ਜ਼ਰੂਰੀ ਨਹੀ'। 


5।1 53000 4800 500। 0 €03 


੧3॥101੧।੨॥0੫੧60018.੦0। 


ਲੰਗਰ ਦੀ ਪ੍ਰਥਾ ਦਾ ਆਰੰਭ ਗੁਰੂ ਨਾਨਕ ਦੇਵ ਜੀ ਨੇ 
ਚੂਹੜਕਾਨੇ ਦੀ ਮੰਡੀ ਤੋਂ ਕੀਤਾ। ਉਨ੍ਹਾਂ ਭੁੱਖੇ ਸਾਧੂਆਂ ਨੂੰ ਭੋਜਨ 
ਕਰਾ ਇਸ ਮਰਿਆਦਾ ਦੀ ਨੀਂਹ ਰੱਖੀ। ਸੰਗਠਿਤ ਰੂਪ ਵਿੱਚ 
ਇਸ ਪ੍ਰਥਾ ਦਾ ਸੰਚਾਲਨ ਗੁਰੂ ਅੰਗਦ ਦੇਵ ਜੀ ਨੇ ਕੀਤਾ। ਮਾਤਾ 
ਖੀਵੀ ਦਾ ਜਿਕਰ ਕਰਦੇ ਹੋਏ ਰਾਮਕਲੀ ਦੀ ਵਾਰ ਵਿੱਚ ਰਾਗੀ 


ਬਲਵੰਡ ਲਿਖਦੇ ਹਨ- 

ਬਲਵੰਡ ਖੀਵੇ ਨੇਕ ਜਨ ਜਿਸੁ ਬਹੁਤੀ ਛਉ ਪਤ੍ਰਾਲੀ 
ਲੰਗਰਿ ਦਉਲਤਿ ਵੰਡੀਐ ਰਸੁ ਅੰਮ੍ਰਿਤ ਖੀਰੁ ਘਿਆਲੀ। 
ਗੁਰੂ ਅੰਗਦ ਦੇਵ ਜੀ ਦੇ ਸਮੇਂ ਗੁਰੂ ਘਰ ਵਿੱਚ ਵਿਸ਼ੇਸ਼ ਮਹੱਤਵ 
ਵਾਲੀ ਬਣ ਗਈ ਸੀ ਜੋ ਨਿਰੰਤਰ ਦਿਨ ਰਾਤ ਚਲ ਰਹੀ ਸੀ। 
ਗੁਰੂ ਸਾਹਿਬਾਨਾਂ ਨੇ ਜਦੋ ਵੀ ਕਿਸੇ ਨਵੇਂ ਨਗਰ ਵਿੱਚ ਚਰਨ 
ਪਾਏ ਜਾਂ ਨਵੇਂ ਨਗਰ ਦੀ ਨੀਂਹ ਰੱਖੀ ਓਥੇ ਲੰਗਰ ਪ੍ਰਥਾ ਨੂੰ 
ਸਥਾਪਿਤ ਕੀਤਾ। 

ਸ੍ਰੀ ਸਤਿਗੁਰੂ ਰਾਮ ਸਿੰਘ ਜੀ ਨੇ ਜਦੋਂ ਸ੍ਰੀ ਭੈਣੀ 


ਸਤਿਜਗ---------€%$----------------- ਸਤੰਬਰ 2023 


5।। 58000 8001 5001 0 ੬00) ੧31101੦1500੧60181.60।। 


ਸਾਹਿਬ ਨੂੰ ਕਰਮ ਭੂਮੀ ਬਣਾਇਆ ਤਾਂ ਆਪ ਨੇ ਸਦਾ ਵਰਤ ਲੋਹ ਲੰਗਰ ਦੀ ਸਥਾਪਨਾ ਕੀਤੀ। ਆਪ ਹੱਥੀ' ਚੱਕੀ ਨਾਲ ਦਾਣੇ 
ਪੀਹ ਇਸ ਲੋਹ ਉੱਤੇ ਪ੍ਰਸ਼ਾਦੇ ਬਣਾਦੇ ਰਹੇ ਅਤੇ ਸੰਗਤ ਨੂੰ ਸੇਵਾ ਕਰਨ ਦੀ ਜਾਚ ਦੱਸਦੇ ਰਹੇ। ਆਪ ਨੂੰ ਇਹ ਗੱਲ ਦੀ ਭਲੀਭਾਂਤ 
ਮਾਲੂਮ ਸੀ ਕਿ ਗੋਰੀ ਸਰਕਾਰ ਉਨ੍ਹਾਂ ਨੂੰ ਇਸ ਦੇਸ ਵਿੱਚ ਨਹੀਂ ਰਹਿਣ ਦੇਵੇਗੀ। ਇਸ ਕਰਕੇ ਲੋਹ ਲੰਗਰ ਔਖੇ ਸਮੇਂ ਵੀ ਚਲਦਾ 
ਰਹੇ ਇਸ ਵਾਸਤੇ ਆਪ ਨੇ ਛੋਟੇ ਭਾਈ ਬੁੱਧ ਸਿੰਘ (ਸਤਿਗੁਰੂ ਹਰੀ ਸਿੰਘ ਜੀ) ਨੂੰ ਵਿਖਾ ਇਕ ਪੈਸਿਆਂ ਦੀ ਭਰੀ ਗਾਗਰ ਤਬੇਲੇ 
ਵਿੱਚ ਦੱਬੀ। ਜੋ ਬਾਅਦ ਵਿਚ ਔਖੇ ਵਖਤ ਕੰਮ ਆਈ। 

ਸਤਿਗੁਰੂ ਰਾਮ ਸਿੰਘ ਜੀ ਦੇ ਪ੍ਰਦੇਸ ਜਾਣ ਤੋਂ ਬਾਅਦ ਸ੍ਰੀ ਭੈਣੀ ਸਾਹਿਬ ਹਲਾਤ ਇਕ ਦਮ ਬਦਲ ਗਏ। ਆਪ ਨੇ ਇਸ 
ਸਾਹਿਬ ਪੁਲਿਸ ਚੌਂਕੀ ਦੀ ਨਿਗਰਾਨੀ ਹੇਠ ਆ ਗਿਆ। ਸਿੱਖਾਂ ਸੇਵਕਾਂ ਦਾ ਆਉਣਾ-ਜਾਣਾ ਬੰਦ ਹੋ ਗਿਆ, ਉਗਰਾਹੀਆਂ ਵੀ 
ਨਾ ਆਈਆਂ ਤਾਂ ਕਈਆਂ ਸੇਵਕਾਂ ਨੇ ਚਿੰਤਾ ਕੀਤੀ ਕਿ ਲੰਗਰ ਕਿਸ ਤਰ੍ਹਾਂ ਚੱਲੇ ਗਾ ਤਾਂ ਸਤਿਗੁਰੂ ਜੀ ਕਿਹਾ “ਮੈਂ ਆਪਣੇ 
ਬਾਬਾ ਬਘੇਲ ਸਿੰਘ, ਬਾਬਾ ਨੱਥਾ ਸਿੰਘ ਗਾਧੜੀ, ਬਾਬਾ ਕਾਨੂਹ ਸਿੰਘ ਜੀ ਬੁਰਜ ਰਾਏਕਾ, ਬਾਬਾ ਸੁਬੇਗ ਸਿੰਘ ਜੀ ਮਰ੍ਹਾਣਾ ਅਤੇ 
ਬੂਟਾ ਸਿੰਘ ਲਾਖਣਾ ਨੇ ਜਿਥੇ ਉਗਰਾਹੀਆਂ ਦਿੱਤੀਆਂ ਉਥੇ ਇਸ ਗੱਲ ਲਈ ਤੱਤਪਰ ਹੋਏ ਕਿ ਅਸੀਂ ਸ੍ਰੀ ਭੈਣੀ ਸਾਹਿਬ ਦੀ ਲੋਹ 
ਵਾਸਤੇ ਨਗਰ-ਨਗਰ ਜਾ ਉਗਰਾਹੀ ਕਰਾਂਗੇ। ਅੰਗਰੇਜ਼ੀ ਚੈਂਕੀ ਨੂੰ ਇਹ ਹਿਦਾਇਤ ਸੀ ਕਿ ਕਿਸੇ ਨੂੰ ਵੀ ਅੰਦਰ ਨਹੀਂ ਵੜਣ 
ਦੇਣਾ। ਉਹ ਬਾਹਰੋ ਆਏ ਸਿੱਖਾਂ ਨੂੰ ਪ੍ਰਸ਼ਾਦਾ ਵੀ ਨਹੀਂ ਲੈਣ ਦਿੰਦੇ ਸਨ। ਸਤਿਗੁਰੂ ਹਰੀ ਸਿੰਘ ਜੀ ਚੋਰੀ ਪ੍ਰਸ਼ਾਦੇ ਸਿੰਘਾਂ ਤੱਕ 
ਪਹੁੰਚਾਉਂਦੇ। ਇਸ ਔਖੇ ਸਮੇਂ ਸਤਿਗੁਰੂ ਜੀ ਨੇ ਸੇਵਕਾਂ ਨੂੰ ਕਿਹਾ ਸੀ ਜੇ ਬਾਲਣ ਨਾ ਮਿਲੇ ਤਾਂ ਤੁਸੀ ਤਬੇਲੇ ਦੀਆਂ ਕੜੀਆਂ 
ਉਤਾਰ ਲੋਹ ਥਲੇ ਬਾਲ ਦੇਣੀਆਂ ਇਸ ਗੱਲੋਂ ਪ੍ਹੇਜ ਨਹੀਂ ਕਰਨਾ। 

1956 ਬਿ. ਮੁਤਾਬਿਕ 1899 ਈ. ਦੇ ਅਕਾਲ ਸਮੇਂ' ਜਦੋਂ ਬਾਂਗਰ ਦਾ ਇਲਾਕਾ ਉੱਜੜ ਲੁਧਿਆਣੇ ਵੱਲ ਕੂਚ ਕਰਨ 
ਲੱਗਾ ਤਾਂ ਵੱਡੇ-ਵੱਡੇ ਲੰਗਰਾਂ ਨੂੰ ਉਨ੍ਹਾਂ ਬੰਦ ਕਰਾ ਦਿੱਤਾ। ਸ੍ਰੀ ਸਤਿਗੁਰੂ ਹਰੀ ਸਿੰਘ ਜੀ ਦੀ ਕਿਰਪਾ ਨਾਲ ਦਿਨ ਰਾਤ ਸ੍ਰੀ ਭੈਣੀ 
ਸਾਹਿਬ ਲੰਗਰ ਵਰਤਦਾ ਰਿਹਾ ਜਿਸ ਦੀਆਂ ਕੁਝ ਰਿਪੋਰਟਾਂ ਤੁਸੀ' ਸਤਿਗੁਰੂ ਬਿਲਾਸ ਵਿਚੋਂ ਵੇਖ ਸਕਦੇ ਹੋ- 

“ਤਸੀਲਦਾਰ ਆਇਆ, ਗੁਰੂ ਮਹਾਰਾਜ ਜੀ ਕਾ ਦਰਸ਼ਨ ਕੀਤਾ। ਲੰਗਰ ਕੀ ਉਪਮਾ ਕਰਨੇ ਲਗਾ ਕੋਲੋਂ ਹੌਲਦਾਰ ਨੇ 
ਕਹਾ ਕਿ ਸੌ-ਸੋ ਸੱਠ ਕੀਆਂ ਪੰਗਤਾਂ ਲਗਦੀਆਂ ਹੈ। ਓਹ ਚਲੇ ਜਾਂਦੇ ਹੈਂ ਹੋਰ ਆਇ ਜਾੰਦੇ ਹੈਂ। ਕੁਝ ਅੰਤ ਨਹੀਂ ਬੇਅੰਤ ਲੰਗਰ 
ਬਰਤਦਾ ਹੈ ਸਾਰਾ ਦਿਨ। ਜੋ ਰਾਹੀ ਫਕੀਰ ਨੀਵਾਂ ਉੱਚਾ ਸਰਬ ਜਾਤਾਂ ਖਾਇ ਖਾਇਕੇ ਅਸੀਸਾਂ ਦੇਂਦੇ ਜਾਂਦੇ ਹੈ। ਬਾਗੜੀ ਏ 
ਸਾਰਾ ਦਿਨ ਅੱਦੇ ਜਾਂਦੇ ਹੈ। ਦਾਣਾ ਭੀ ਸਾਰੇ ਪਸ਼ੂਆ ਕੋ ਮਿਲਦਾ ਹੈ। ਐਸੇ ਕਾਲ ਮੈ ਕੌਣ ਪਸ਼ੂਆਂ ਕੋ ਪਾਤਾ ਹੈ। ਤਸੀਲਦਾਰ 
ਦੇਖ ਸੁਣਕੇ ਅਸਚਰਜ ਰਿਹਾ। ” 

“ਏਕ ਦਿਨ ਗੁਰੂ ਜੀ ਬਚਨ ਕੀਤਾ ਇਕ ਪੰਡਤ ਸਾਡੇ ਪਾਸ ਆਇਆ। ਕਹਿਣ ਲਗਾ ਜੀ ਲਾਟ ਨੇ ਪੁਛਿਆ ਸੀ ਕਿ 
ਅੱਜ ਕੱਲ ਕੇ ਸਮੇਂ ਲੰਗਰ ਭੁੱਖੇ ਨੂੰ ਕਿਸ ਜਗਾ ਮਿਲਦਾ ਹੈ। ਕਹਿਣੇ ਲਗੇ ਕੋਲੋਂ ਫਲਾਨੀ ਜਗਾ ਲੰਗਰ ਹੈ, ਫਲਾਨੇ ਡੇਰੇ ਹੈ। ਲਾਟ 
ਨੇ ਕਹਾ ਤੁਮਕੋ ਪਤਾ ਨਹੀਂ' ਲੰਗਰ ਜੋ ਹੈ ਸੋ ਕੂਕਿਆਂ ਕੀ ਭੈਣੀ ਵਿਖੇ ਹੈ, ਹੋਰਥੇ ਕਿਤੇ ਨਹੀਂ। ਜਦ ਕੋਈ ਭੁੱਖਾ ਅੱਦਾ ਹੈ ਉਸੀ 
ਵਕਸ ਪ੍ਰਸ਼ਾਦਾ ਮਿਲਦਾ ਹੈ। ਸਰਬ ਜਾਤਾਂ ਕੋ ਮਿਲਦਾ ਹੈ। ਛਪੰਜੇ ਕੇ ਕਾਲ ਵਿੱਚ ਉਥੇ ਹੀ ਪ੍ਰਸ਼ਾਦਾ ਮਿਲਦਾ ਰਿਹਾ ਹੈ ਹੋਰ ਸਭ 
ਜਗਾ ਬੰਦ ਹੋ ਗਿਆ ਸੀ। ਐਸ ਵੇਲੇ ਸਦਾ ਵਰਤ ਹੋਰ ਕਿਤੇ ਨਹੀਂ ਹੈ। ” 

ਇਹ ਪੰਗਤੀਆਂ ਸਪਸ਼ਟ ਕਰਦੀਆਂ ਹਨ ਗੁਰੂ ਕਾ ਲੰਗਰ ਉਸ ਔਖੇ ਸਮੇਂ ਵੀ ਇਕ ਰਸ ਚਲਦਾ ਰਿਹਾ। ਜੋ ਅੱਜ ਵੀ 
ਸਤਿਗੁਰੂ ਰਾਮ ਸਿੰਘ ਜੀ ਦੀ ਕਿਰਪਾ ਨਾਲ ਚਲ ਰਿਹਾ ਹੈ। 


ਸਤਿਜੁਗ ----------੧-------------------= ਸਤੰਬਰ 2023 


5।। 58000 9800 500। । €0) ੧੧81085॥0॥੫/60118.60।। 


ਗੁਰਬਾਣੀ - ਜਾਪੂ 


ਕਤ 


ਨਮੋ ਰਾਜ ਰਾਜੇ ਨਮੋ ਇੰਦੂ ਇੰਦ੍ਰ ॥ 
ਰਾਜਿਆਂ ਦੇ ਰਾਜੇ ਅਤੇ ਦੇਵਰਾਜਾਂ ਦੇ ਦੇਵਰਾਜ ਨੂੰ ਨਮਸਕਾਰ ਹੈ। 
0, 9੦0! 1੧੬ 00੬ 01 0੬5 3੧੦ 0੬ /70/0 61 /70/05, 53140300115 ੧੦੧੦੫. 


ਨਮੋ ਅੰਧਕਾਰੇ ਨਮੋ ਤੇਜ ਤੇਜੇ॥ 
ਅਗਿਆਨ ਅਤੇ ਮਹਾਂ ਗਿਆਨ ਰੂਪ ਨੂੰ ਨਮਸਕਾਰ ਹੈ। 


0, 600! 1੧੬ 0੩।01੧੬55 01 ।£110।3।੧੮੬ 31੧0 0।1£111੬55 011010%1602ਟ, 5314860।15 ੧0 1੦੫. 


ਨਮੋ ਬ੍ਰਿੰਦ ਬ੍ਰਿੰਦੇ ਨਮੋ ਬੀਜ ਬੀਜੇ॥ ੧੮੫॥ 
ਸਮੂਹਾਂ ਦੇ ਸਮੂਹ ਅਤੇ ਸੂਖਮ ਬੀਜ ਰੂਪ ਨੂੰ ਨਮਸਕਾਰ ਹੈ। 


0, 600! 1੧੬ ੮01216।੦।੩੧੬ ੦1 ੬੦005 3।੧0 01੬ 5੬੬0 01 01120।1€।15, 53106860।15 ੧੦ ੧੦੫. 


ਨਮੋ ਰਾਜਸੰ ਤਾਮਸੰ ਸਾਂਤ ਰੂਪੇ॥ 
ਰਜੋ, ਤਮੋ ਅਤੇ ਸਤੋ ਗੁਣ ਰੂਪ ਨੂੰ ਨਮਸਕਾਰ ਹੈ। 
0੦, 600! 11੧੬ ੬1900 01 ੧੧੦ ੧0੦੬ ੩੯੧100੧5 (&੦੦01੬55, 035510।। 310 1£11੦।3।੮੦), 


5੩10੧800।15 ੧0 ੧੦੫. 


ਨਮੋ ਪਰਮ ਤੱਤੰ ਅਤੱਤੰ ਸਰੂਪੇ॥ 
ਮਹਾਨ ਸਿੱਧਾਂਤਾਂ ਅਤੇ ਗੈਰ-ਸਿੱਧਾਂਤਾਂ ਰੂਪ ਨੂੰ ਨਮਸਕਾਰ ਹੈ। 


0, 300!7110੬ ੮0110300।। ੦100011੬5 ੩੦ ੧੧੬ 0੧੦0੦0੮013॥੦, 5310੧360115 ੧੦ ੧੦੫. 


ਨਮੋ ਜੋਗ ਜੋਗੇ ਨਮੋ ਗਿਆਨ ਗਿਆਨੇ॥ 
ਯੋਗਾਂ ਦੇ ਯੋਗ ਅਤੇ ਗਿਆਨਾਂ ਦੇ ਗਿਆਨ ਰੂਪ ਨੂੰ ਨਮਸਕਾਰ ਹੈ। 


0, 9001 1੧੬ 6156:॥੧੬ ੦8 ੦905 3੧੦ ੧੧੬ ੦੮੬2੧ 01 01੦0/1੬0੬ਟ, 53106366।੧5 ੧੦ ੦੫. 


ਨਮੋ ਮੰਤੁ ਮੰਤ ਨਮੋ ਧਿਆਨ ਧਿਆਨੇ॥ ੧੮੬॥ 
ਸ੍ਰੇਸ਼ਟ ਮੰਤ੍ਰ ਅਤੇ ਮਹਾਨ ਧਿਆਨ ਰੂਪ ਨੂੰ ਨਮਸਕਾਰ ਹੈ। 


0, 600! 1੧੬ 5੪੦੬੮੦॥ 01 ੧੧੬ //017/05 310 ੧੧੬ 0੦05 011€01੧800115, 53146860।15 ੧0 1੦੫. 
ਨਮੋ ਜੁੱਧ ਜੁੱਧੇ ਨਮੋ ਗਿਆਨ ਗਿਆਨੇ॥ 
ਯੁੱਧਾਂ ਦੇ ਯੁੱਧ ਅਤੇ ਗਿਆਨਾਂ ਦੇ ਗਿਆਨ ਰੂਪ ਨੂੰ ਨਮਸਕਾਰ ਹੈ। 


0, 500! 1੧੬ 03੧1੬ 61 0/3।5 3੧੦ ੧੧੬ 0੮05 ੦11101860।15, 5310੧300।15 ੧੦ ੧੦੫. 


ਸਤਿਜੁਗ---------------੯------------------- ਸਤੰਬਰ 2023 


5।। 58000 9800 500। । €0) ੧੧81085॥0॥੫/60118.60।। 


ਨਮੋ ਭੋਜ ਭੋਜੇ ਨਮੋ ਪਾਨ ਪਾਨੇ॥ 
ਭੋਜਨਾਂ ਦੇ ਭੋਜਨ ਅਤੇ ਪਾਣੀਆਂ ਦੇ ਪਾਣੀ ਰੂਪ ਨੂੰ ਨਮਸਕਾਰ ਹੈ। 
0, 6001 1੧੬ ॥੧00੧ ੦01 ੮005 3੧੦ ੧੧੬ ॥€ 01 /3੧੬।5, 5314860।15 ੧੦ 1੦੫. 


ਨਮੋ ਕਲਹ ਕਰਤਾ ਨਮੋ ਸਾਂਤਿ ਰੂਪੇ॥ 
ਲੜਾਈ ਕਰਨ ਵਾਲੇ ਅਤੇ ਸ਼ਾਂਤਮਈ ਰੂਪ ਨੂੰ ਨਮਸਕਾਰ ਹੈ। 
0, 600! 711੬ ੧੩੫5੬ 01 011੧5 3੧੦ ।੬5੦61000।15, 5310੧800।15 ੧੦ ੧੦੫. 


ਨਮੋ ਇੰਦੂ ਇੰਦ੍ਰੇ ਅਨਾਦੰ ਬਿਭੂਤੇ ॥੧੮੭॥ 
ਦੇਵਰਾਜਾਂ ਦੇ ਦੇਵਰਾਜ ਅਤੇ ਅਵਿਨਾਸ਼ੀ ਸਮੱਗਰੀ ਵਾਲੇ ਨੂੰ ਨਮਸਕਾਰ ਹੈ। 
0, 6੦0! 11੧੬ 1011੦ ੦1 01੬05 ੩੦ 01੬ ੦੫੪€॥ 0111010।681੧%, 53140860115 ੧੦ 1੦੫. 


ਕਲੈਕਾਰ ਰੂਪੇ ਅਲੌਕਾਰ ਅਲੈਕੇ ॥ 
ਤੂੰ ਸੁੰਦਰ ਸਰੂਪ ਅਤੇ ਸ਼ਿੰਗਾਰਾਂ ਦਾ ਸ਼ਿੰਗਾਰ ਹੈ'। 
0, 300!711੬ ੩੦0੧੦ ੦1 03005 3੦0 0੦0।300।15, 5310800115 ੧0 ੧1੦੫. 


ਨਮੋ ਆਸ ਆਸੇ ਨਮੋ ਬਾਂਕ ਬੰਕੇ॥ 
ਉਮੀਦਾਂ ਦੇ ਉਮੀਦ ਰੂਪ ਅਤੇ ਸੋਹਣਿਆਂ ਦੇ ਸੋਹਣੇ ਨੂੰ ਨਮਸਕਾਰ ਹੈ। 
0, ੪੦0! 1੧੬ 06151 01 1੦2੬5 30 ੧1੬ ੦131 01 33005, 5310860115 ੧0 ੧੦੫. 


ਅਭੰਗੀ ਸਰੂਪੇ ਅਨੰਗੀ ਅਨਾਮੇ॥ 
ਤੇਰਾ ਸਰੂਪ ਨਾਮ ਅਤੇ ਸਰੀਰ ਰਹਿਤ ਅਬਿਨਾਸੀ ਹੈ। 


001 ੬1131 0111 15 ੧0100 311% 131€ 310 900%. 


ਤ੍ਰਿਭੰਗੀ ਤ੍ਰਿਕਾਲੇ ਅਨੰਗੀ ਅਕਾਮੇ॥ ੧੮੮॥ 
00 31€ 01ਏ 05601 01811 01੬ 01੬ ੯੪01105, 
[11630 ੩11 01੧੬ 00੬੬ 0101੬11510115 01 011੬, ੧710100 0009 30 02511. 


ਏਕ ਅਛਰੀ ਛੰਦ ॥ 
੨੩੩ ੧ ੨੩੩ ੧ 
ਅਜੇ ॥ ਅਲੈ | ਅਭੋ | ਅਬੇ।੧੮੯॥ 
ਤੂੰ ਅਜਿੱਤ, ਅਵਿਨਾਸ਼ੀ, ਨਿਡਰ ਅਤੇ ਅਮਰ ਹੈ'। 


90 31 11₹1161716,1065006011, €311255 310 1911101੧31. 


ਅਭੂ ॥ ਅਜੂ । ਅਨਾਸ॥ ਅਕਾਸ॥੧੯੦॥ 
ਤੂੰ ਉਤਪਤੀ ਬਿਨਾਂ, ਜਨਮ ਰਹਿਤ, ਅਮਰ ਅਤੇ ਆਸਮਾਨ ਵਾਂਗ ਵਿਆਪਕ ਹੈਂ । 
00 31€ ੯10100% ੩ 1€11111112, 019011), 1111101੧31 3110 011111171€511. 


ਨਾਮਧਾਰੀ ਨਿਤਨੇਮ ਸਟੀਕ ਵਿੱਚੋ 
€---------------- ਸਤੰਬਰ 2023 


5।। 58000 9800 500। । €0) ੧੧81085॥0॥੫/60118.60।। 


ਸਿੱਖ ਇਤਿਹਾਸ ਵਿੱਚ ਜਪੁ ਪ੍ਰਯੋਗ ਦੀ ਮਹਾਨਤਾ 


ਦੇਵਿੰਦਰ ਸਿੰਘ ਗਿੱਲ (ਜੀਆ ਨੱਥਾ) 


ਆਦਿ ਕਾਲ ਤੋਂ ਜਦੋਂ ਤੋਂ ਸ੍ਰਿਸਟੀ ਦੀ ਰਚਨਾ ਹੋਈ 
ਰਿਹਾ ਹੈ। ਨਤੀਜੇ ਵਜੋਂ ਦੇਵਤਿਆਂ ਅਤੇ ਦੈਤਾਂ ਦੇ ਯੁੱਧ ਹੁੰਦੇ ਰਹੇ 
ਅਤੇ ਫਿਰ ਅਕਾਲ ਪੁਰਖ ਨੂੰ ਦੇਵਤਿਆਂ ਧਰਮੀ ਇਨਸਾਨਾਂ ਦੀ 
ਰੱਖਿਆ ਕਰਨ ਲਈ ਸਮੇਂ-ਸਮੇਂ ਵੱਖ ਵੱਖ ਸਰੂਪ ਧਾਰਕੇ ਮਾਤ 
ਲੋਕ ਵਿੱਚ ਆਉਣਾ ਪਿਆ। ਫਿਰ ਉਹ ਸਰੂਪ ਅਕਾਲ ਪੁਰਖ 
ਦੀ ਅਰਾਧਨਾ ਕਰਨ ਲਈ ਸਮੇਂ-ਸਮੇਂ ਹਵਨ ਯੱਗ ਕਰਵਾਉਂਦੇ 
ਰਹੇ ਅਤੇ ਨਾਮ ਸਿਮਰਨ ਦੇ ਜਪੁ ਪ੍ਰਯੋਗ ਕਰਵਾਉਂਦੇ ਰਹੇ। 
ਮਾਨਵਤਾ ਦੀ ਰਖਿਆ ਅਤੇ ਧਰਮ ਦੀ ਪ੍ਰਫੁੱਲਤਾ ਲਈ ਅੱਜ 
ਵੀ ਜਪੁ ਪ੍ਰਯੋਗ ਹੋ ਰਹੇ ਹਨ ਅਤੇ ਹੁੰਦੇ ਰਹਿਣਗੇ। 

ਇਤਿਹਾਸ ਗਵਾਹ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ 
ਚਾਰ ਉਦਾਸੀਆਂ ਕਰਕੇ ਧਰਮ ਦੇ ਮਾਰਗ ਤੋਂ ਕੁਰਾਹੇ ਪਏ ਭੁੱਲੇ 
ਭਟਕੇ ਇਨਸਾਨਾਂ ਨੂੰ ਸੱਚ ਦਾ ਮਾਰਗ ਦਿਖਾਇਆ ਅਤੇ ਇਕ 
ਅਕਾਲ ਪੁਰਖ ਦੀ ਅਰਾਧਨਾ ਕਰਨ ਦਾ ਉਪਦੇਸ਼ ਕੀਤਾ। 
ਪਹਿਲੀ ਉਦਾਸੀ ਸਮੇਂ ਗੁਰੂ ਨਾਨਕ ਦੇਵ ਜੀ ਨੇ ਕੁਲ ਖਲਕਤ 
ਦਾ ਉਧਾਰ ਕਰਨ ਲਈ ਆਪਣੇ-ਆਪ ਨੂੰ ਤਿਆਰ ਕਰਨ 
ਲਈ ਭਾਈ ਬਾਲੇ ਅਤੇ ਭਾਈ ਮਰਦਾਨੇ ਸੰਗ ਐਮਨਾਬਾਦ, 
ਭਾਈ ਲਾਲੋ ਦੇ ਘਰ ਗਏ। ਉਸਨੂੰ ਉਨ੍ਹਾਂ ਨੇ ਇਲਾਕੇ ਦਾ 
ਸਾਹਿਬ ਹੈ। ਉਥੇ ਉਸ ਸਮੇ' ਜੰਗਲ ਸੀ, ਗੁਰੂ ਜੀ ਨੇ ਉਥੇ ਅੱਕ 
ਦਾ ਆਹਾਰ ਕਰਕੇ ਅਤੇ ਰੋੜਾਂ ਦੀ ਵਿਛਾਈ ਕਰਕੇ ਸਖਤ 
ਤਪਸਿਆ ਕੀਤੀ। ਇਹ ਸਿੱਖ ਇਤਿਹਾਸ ਵਿੱਚ ਪਹਿਲਾ ਜਪੁ 
ਪ੍ਰਯੋਗ ਸੀ। ਇਸ ਪ੍ਰਥਾਇ ਭਾਈ ਗੁਰਦਾਸ ਜੀ ਪਹਿਲੀ ਵਾਰ 


ਵਿੱਚ ਇਸ ਪ੍ਰਕਾਰ ਲਿਖਦੇ ਹਨ- 
ਪਿਛੋਂ ਦੇ ਫਿਰ ਘਾਲ ਕਮਾਈ। 
ਸਤਿਜੁਗ ----.-.-.-.-.-.-.. 


5।। 58000 9800 500। । €0) 


94177-69103 


ਰੇਤ ਅੱਕ ਆਹਾਰ ਕਰਿ, 
ਰੋੜਾਂ ਕੀ ਗੁਰ ਕਰੀ ਵਿਛਾਈ । 
ਭਾਰੀ ਕਰੀ ਤਪੱਸਿਆ, 
ਬਡੇ ਭਾਗ ਹਰਿ ਸਿਉਂ ਬਣਿ ਆਈ। 
ਬਾਬਾ ਧੈਧਾ ਸਚ ਖੰਡ, 
ਨਉ ਨਿਧਿ ਨਾਮ ਗਰੀਬੀ ਪਾਈ। 
ਇਹ ਪਹਿਲਾ ਜਪੁ ਪ੍ਰਯੋਗ ਸ੍ਰੀ ਗੁਰੂ ਨਾਨਕ ਦੇਵ ਜੀ 
ਨੇ ਭਟਕਦੀ ਲੋਕਾਈ ਨੂੰ ਸੱਚ ਦਾ ਮਾਰਗ ਦਿਖਾਉਣ ਲਈ 
ਕੀਤਾ ਫਿਰ ਉਦਾਸੀਆਂ ਕਰਨ ਦਾ ਕਾਰਜ ਅਰੰਭਿਆ ਸੀ। 
ਸ੍ਰੀ ਗੁਰੂ ਨਾਨਕ ਦੇਵ ਜੀ ਦੇ ਦੇਹ ਦਾ ਓਹਲਾ ਕਰਨ ਤੋਂ 
ਬਾਅਦ ਸ੍ਰੀ ਗੁਰੂ ਅੰਗਦ ਦੇਵ ਜੀ ਨੇ ਵੀ ਖਡੂਰ ਸਾਹਿਬ ਵਿੱਚ 
ਆਪਣੇ ਆਪ ਨੂੰ ਇਕ ਅੰਦਰ ਲੁਕਾ ਕੇ ਜਪੁ ਪ੍ਰਯੋਗ ਦੀ 
ਅਰੰਭਤਾ ਕੀਤੀ ਸੀ। ਉਥੋਂ ਉਨ੍ਹਾਂ ਨੂੰ ਬਾਬਾ ਬੁੱਢਾ ਜੀ ਨੇ 
ਸੰਗਤ ਵਿੱਚ ਪ੍ਰਗਟ ਕੀਤਾ ਸੀ। ਉਹਨਾਂ ਤੋਂ ਬਾਅਦ ਸ੍ਰੀ ਗੁਰੂ 
ਅਮਰਦਾਸ ਜੀ ਨੇ ਵੀ ਗੁਰਤਾ ਦੀ ਜੁੰਮੇਵਾਰੀ ਸੰਭਾਲਣ ਤੋੱ 
ਬਾਅਦ ਗੁਰਿਆਈ ਦੀ ਜੁੰਮੇਵਾਰੀ ਨਿਭਾਹੁਣ ਲਈ ਪਿੰਡ 
ਬਾਸਰਕੇ ਜਾ ਕੇ ਇਕ ਕੋਠੜੀ ਵਿੱਚ ਇਕਾਂਤ ਥਾਂ ਤੇ ਜਪੁ 
ਪ੍ਰਯੋਗ ਆਰੰਭਿਆ ਸੀ ਫਿਰ ਬਾਬਾ ਬੁੱਢਾ ਸਾਹਿਬ ਜੀ ਨੇ 
ਕੋਠੜੀ ਦੀ ਕੰਧ ਪਾੜਕੇ ਸਤਿਗੁਰੂ ਜੀ ਨੂੰ ਸੰਗਤ ਸਾਹਮਣੇ 
ਪ੍ਰਗਟ ਕੀਤਾ ਸੀ। ਉਸ ਕੋਠੜੀ ਵਾਲੀ ਜਗ੍ਹਾ ਤੇ ਗੁਰਦੁਆਰਾ 
ਸੰਨ ਸਾਹਿਬ ਬਣਿਆ ਹੋਇਆ ਹੈ। 
ਦਿੱਲੀ ਵਿਖੇ ਸ੍ਰੀ ਗੁਰੂ ਹਰਿ ਕ੍ਰਿਸ਼ਨ ਜੀ ਨੇ ਜੋਤੀ ਜੋਤ 
ਸਮਾਉਣ ਸਮੇਂ ਗੁਰਗਦੀ ਦੇ ਅਗਲੇ ਵਾਰਸ ਬਾਰੇ 'ਬਾਬਾ- 
ਬਕਾਲੇ' ਸੰਕੇਤ ਕੀਤਾ ਸੀ। ਸੰਗਤ ਦੋਚਿੱਤੀ ਵਿੱਚ ਸੀ ਕਿ 
ਅਗਲਾ ਸਤਿਗੁਰੂ, ਬਕਾਲੇ ਵਿੱਚ ਕਿਹੜਾ ਬਾਬਾ ਹੈ। ਉਧਰ 
ਚਿਤ ਹੋ ਕੇ ਗੁਰੂ ਜੀ ਜਪੁ ਪ੍ਰਯੋਗ ਕਰ ਰਹੇ ਸਨ। ਇਤਿਹਾਸ 
ਗਵਾਹ ਹੈ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਲਗਭਗ ਵੀਹ 
ਸਾਲ ਬਕਾਲੇ ਵਿੱਚ ਤਪ ਕੀਤਾ ਸੀ ਅਤੇ ਜਪੁ ਪੁਰਯੋਗ ਦੀ 
ਸਤੰਬਰ 2023 


੧3101੧੧15॥0060181.60।। 


ਪਿਰਤ ਨੂੰ ਜਿਉਂਦੇ ਰੱਖਿਆ ਸੀ, ਫਿਰ ਭਾਈ ਮੱਖਣ ਸ਼ਾਹ 
ਲਬਾਣੇ ਦੇ ਯਤਨਾਂ ਨਾਲ ਆਪ ਜੀ ਸਿੱਖ ਜਗਤ ਦੇ ਸਾਹਮਣੇ 
ਆਏ ਸਨ। 

ਸੰਤ ਖਾਲਸਾ ਦੀ ਸਾਜਨਾ ਤੋਂ ਪਹਿਲਾਂ ਸੀ ਅਕਾਲ 
ਬੁੰਗੇ ਵਿਖੇ ਸਤਿਗੁਰੂ ਰਾਮ ਸਿੰਘ ਜੀ ਨੇ ਸੋਲਾਂ ਸਾਲ ਜਪ ਤਪ 
ਕੀਤਾ ਸੀ ਅਤੇ ਜਪੁ ਪ੍ਰਯੋਗ ਕਰਕੇ ਸਿੱਖ ਧਰਮ ਦੀ ਖੁਸ 
ਗੋਬਿੰਦ ਸਿੰਘ ਜੀ ਦੀਆਂ ਸਿਖਿਆਵਾਂ ਦਾ ਪ੍ਰਚਾਰ ਕੀਤਾ 
ਸੀ। ਸਤਿਗੁਰੂ ਜੀ ਨੇ ਮੁਰਝਾ ਚੁੱਕੀ ਸਿਖੀ ਦੀ ਫੁਲਵਾੜੀ ਨੂੰ 
ਮੁੜ ਹਰਾ ਭਰਾ ਕਰ ਦਿੱਤਾ ਸੀ। ਇਸ ਬਾਰੇ ਸੰਤ ਕਾਲਾ 
ਸਿੰਘ ਜੀ ਗਰੰਥ 'ਸਿੰਘਾਂ ਨਾਮਧਾਰੀਆਂ ਦਾ ਪੰਥ ਪ੍ਰਕਾਸ' 
(ਰਚਨ ਕਾਲ 1914 ਈ.) ਵਿੱਚ ਇਸ ਪ੍ਰਕਾਰ ਲਿਖਦੇ ਹਨ- 
ਆ ਕੇ ਸਤਿਗੁਰਾਂ ਨੇ ਭੈਣੀ ਸਾਹਿਬ ਅੰਦਰ, ਕੀਤਾ ਨਾਮ ਦੇ 
ਨਾਲ ਪਿਆਰ ਸੰਤੋ। 

ਜਾ ਕੇ ਬਾਹਰ ਪ੍ਰਜੰਤ ਇਕੰਤ ਬਹਿੰਦੇ, 

ਲਾ ਕੇ ਖੂਬ ਸਮਾਧ ਦੀ ਤਾਰ ਸੰਤੋ। 

ਏਹੋ ਨਿਜਮ ਹੈਸੀ ਪੂਰੇ ਸਤਿਗੁਰਾਂ ਦਾ, 

ਸੁਬਾ ਸ਼ਾਮ ਦਾ ਰੋਜ ਬਿਹਾਰ ਸੰਤੋ। 

ਕਾਰ ਵਾਰ ਦਿਤੇ ਡਾਰ ਜਗਤ ਵਾਲੇ, 

ਸੁਭਾਚਾਰ ਦਾ ਕਰਨ ਬਿਹਾਰ ਸੰਤੋ। 

ਸੋਈ ਛਕਣ ਜੋ ਵਿੱਚ ਪਰਵਾਰ ਸੰਤੋ । 

ਕਰਨ ਬੰਦਗੀ ਜੋ ਨਿਰਾਧਾਰ ਸੰਤੋ। 

1906 ਈ. ਵਿੱਚ ਸਤਿਗੁਰੂ ਰਾਮ ਸਿੰਘ ਜੀ ਦੇ 
ਵਿਛੋੜੇ ਵਿੱਚ ਦਿਨ ਗੁਜਾਰ ਦੇ ਅਤੇ ਸਤਿਗੁਰੂ ਜੀ ਦੇ ਦਰਸ਼ਨਾਂ 
ਦੀ ਤਾਂਘ ਰਖਦੇ ਹੋਏ ਸਤਿਗੁਰੂ ਹਰੀ ਸਿੰਘ ਜੀ ਦੇਹ ਦਾ 
ਓਹਲਾਂ ਕਰ ਗਏ ਅਤੇ ਪੰਥ ਦੀ ਰਹਿਨੁਮਾਈ ਦੀ ਵਾਗਡੋਰ 
ਸਿੰਘ ਜੀ ਨੂੰ ਸੰਭਾਲ ਗਏ। ਸਤਿਗੁਰੂ ਪ੍ਰਤਾਪ ਸਿੰਘ ਜੀ ਚੁਪ 
ਤੇ ਉਦਾਸ ਜਿਹੇ ਰਹਿੰਦੇ ਜਾਂ ਫਿਰ ਇਕਾਂਤ ਵਿੱਚ ਜਾ ਕੇ 
ਭਵਿੱਖ ਬਾਰੇ ਸੋਚਦੇ ਅਤੇ ਨਾਮ ਸਿਮਰਨ ਵਿੱਚ ਲੀਨ 
ਰਹਿੰਦੇ। ਸੰਗਤ ਗੁਰ ਦਰਸ਼ਨਾਂ ਲਈ ਸ੍ਰੀ ਭੈਣੀ ਸਾਹਿਬ 
ਆਉਂਦੀ ਅਤੇ ਅਟਲ ਪ੍ਰਤਾਪੀ ਜੀ ਦੇ ਦਰਸ਼ਨ ਕਰਕੇ ਹਰੀ 
ਹੁੰਦੀ। ਸੰਗਤ ਮਾਤਾ ਜੀਵਨ ਕੌਰ ਜੀ ਨੂੰ ਅਰਜ਼ ਕਰਦੀ ਕਿ 
ਅਟਲ ਪ੍ਰਤਾਪੀ ਜੀ ਸ੍ਰੀ ਭੈਣੀ ਸਾਹਿਬ ਤੋਂ ਬਾਹਰ ਦੂਰ ਦੁਰਾਡੇ 
ਇਲਾਕਿਆਂ ਵਿੱਚ ਚਰਨ ਪਾਉਣ ਅਤੇ ਦਰਸ਼ਨ ਦੇ ਕੇ 
ਗੁਰਸਿੱਖਾਂ ਨੂੰ ਕਿਰਤਾਰਥ ਕਰਨ ਪ੍ਰੰਤੂ ਸਤਿਗੁਰੂ ਜੀ ਘੱਟ ਹੀ 
ਸਤਿਜੁਗ 


5।। 58000 9800 500। । €0) 


ਬਚਨ ਕਰਦੇ, ਬਜ਼ੁਰਗ ਸਿਖਾਂ ਕੋਲੋਂ ਅਤੇ ਮਾਤਾ ਜੀ ਤੋਂ 
ਸਤਿਗੁਰੂ ਰਾਮ ਸਿੰਘ ਜੀ ਅਤੇ ਸਤਿਗੁਰੂ ਹਰੀ ਸਿੰਘ ਜੀ ਦੇ 
ਸਮੇਂ ਦੀਆਂ ਸਾਖੀਆਂ ਸੁਣਦੇ ਰਹਿੰਦੇ। 

ਪੂਰਬਲੇ ਸਤਿਗੁਰਾਂ ਵਾਂਗ ਸਤਿਗੁਰੂ ਪ੍ਰਤਾਪ ਸਿੰਘ 
ਜੀ ਨੇ ਆਪਣੇ ਆਪ ਵਿੱਚ ਯੋਗਤਾ ਪ੍ਰਾਪਤ ਕਰਨ ਲਈ ਜਪੁ 
ਪ੍ਰਯੋਗ ਕਰਨ ਦੀ ਸੋਚ ਸੋਚੀ ਅਤੇ ਫਿਰ ਪੰਡਿਤ ਬਸੰਤ ਸਿੰਘ 
ਜੀ ਪਧਾਨਾਂ ਜਿਲਾਂ ਫਿਰੋਜਪੁਰ ਵਾਲਿਆਂ ਨਾਲ ਰਾਇ ਮੇਲ ਕੇ 
ਪਹਾੜਾਂ ਵੱਲ ਜਾ ਕੇ ਇਕਾਂਤ ਜਗ੍ਹਾ ਬੈਠ ਕੇ ਨਾਮ ਸਿਮਰਨ 
ਕਰਨ ਲਈ ਤਿਆਰੀਆਂ ਕਰਕੇ ਚੱਲ ਪਏ। ਅਜੇ ਸਤਿਗੁਰੂ 
ਗੁਸਾਈਆਣੇ ਨੇੜੇ ਪਹੁੰਚੇ ਸਨ ਤਾਂ ਮਾਤਾ ਜੀ ਨੂੰ ਪਤਾ ਲੱਗ 
ਗਿਆ ਤਾਂ ਸ੍ਰੀ ਭੈਣੀ ਸਾਹਿਬ ਤੋਂ ਸੇਵਕ ਭੇਜ ਕੇ ਉਨ੍ਹਾਂ ਨੂੰ 
ਵਾਪਸ ਮੋੜ ਲਿਆਂਦਾ। ਸੰਤ ਤਰਨ ਸਿੰਘ ਵਰਿਮੀ ਜੀ ਨੇ ਗ੍ਰੰਥ 
'ਜਸ ਜੀਵਨ' ਹਿੱਸਾ ਪਹਿਲੇ ਦੇ ਸਫ਼ਾ 87 ਤੇ ਲਿਖਿਆ ਹੈ- 

ਇਕ ਦਿਨ ਸਤਿਗੁਰੂ ਜੀ ਤੇ ਬਸੰਤ ਸਿੰਘ ਜੀ ਦੋਵੇਂ 
ਜ਼ੂਪ ਚਪੀਤੇ, ਸ੍ਰੀ ਭੈਣੀ ਸਾਹਿਬੋਂ ਨਿਕਲ ਤੁਰੇ। ਮਾਤਾ ਜੀ ਤੇ 
ਸਿੱਖਾਂ ਸੋ ਲੈ ਅੱਧ ਮੀਲ ਤੇ ਗੁਸਾਈਆਣੇ ਕੋਲ ਜਾ ਅਰਜ਼ 
ਕਰ ਮੋੜ ਲਿਆਂਦੇ, ਰਾਮ ਸਰ ਲਾਗੇ ਕੋਠੀ ਪਾਸ ਕਮਰਕਸੇ 
ਲਗਿਆਂ ਹੀ। ਮਾਤਾ ਜੀ ਪੁਛਿਆਂ, ਕਿਉਂ ਜਾਂਦੇ ਹੋ? 
ਸਤਿਗੁਰੂ ਜੀ ਕਿਹਾ, ਮੇਰਾ ਤਪ ਕਰਨ ਨੂੰ ਚਿਤ ਕਰਦਾ ਏ। 
ਮਾਤਾ ਜੀ ਕਿਹਾ, ਤੂੰ ਪਰਤਾਪ ਸਿੰਘਾ, ਅੱਗੇ ਬੜਾ ਤਪ ਕੀਤਾ 
ਹੋਇਆ ਏ। ਤਾਂ ਉਤਰ ਦਿੱਤੋ ਨੇ, ਮੈਂ ਬਿਹਆ ਨਹੀਂ' ਖਾਣਾ, 
ਜਮਾਂ ਹੋਇਆ ਬਹਿਆ, ਵਰਤ ਨਹੀਂ' ਮੁਕਾਣਾ। ਤਾਂ ਮਾਤਾ 
ਜੀ ਬਸੰਤ ਸਿੰਘ ਵਲ ਹੱਥ ਕਰ ਕਿਹਾ, ਤੇਰਾ ਸਭ ਕਸੂਰ ਏ ਤੇ 
ਕਿਹਾ, ਵੇ ਪੰਡਿਤਾ ! ਜੰਮਿਆਂ ਦੇ ਦੁੱਖ ਬੜੇ ਹੁੰਦੇ ਨੇ। ਤਾਂ 
ਸਤਿਗੁਰੂ ਜੀ ਕਿਹਾ, ਇਨ੍ਹਾਂ ਨੂੰ ਤੇ ਮੈਂ ਲੈ ਚਲਿਆ ਸਾਂ, ਇਹ 
ਤੇ ਨਹੀਂ ਸੀ ਜਾਂਦੇ। ਤਾਂ ਮਾਤਾ ਜੀ ਕਿਹਾ, ਜੇ ਪਹਾੜਾਂ ਵਿੱਚ 
ਜਾ ਤਪ ਕਰਨਾ ਜੇ, ਏਥੇ ਹੀ ਕਰੋ ਜਿਥੇ ਚਿਤ ਕਰ ਜੇ। ਤਾਂ 
ਪੰਡਿਤ ਜੀ ਕਿਹਾ, ਪਾਤਸ਼ਾਹੋ ਨਹਿਰ ਚਲੇ ਚੱਲੋ । 

ਪੰਡਿਤ ਬਸੰਤ ਸਿੰਘ ਜੀ ਦੀ ਸਲਾਹ ਨੂੰ ਠੀਕ ਮੰਨ 
ਕੇ ਸਤਿਗੁਰੂ ਜੀ ਵਲੋਂ ਨਹਿਰ ਵਾਲੇ ਡੇਰੇ ਤੇ ਕਾਨਿਆਂ ਦੀ 
ਝੁਗੀ ਪਾ ਕੇ ਤਪ ਕਰਨਾ ਅਰੰਭ ਕਰ ਦਿੱਤਾ ਅਤੇ ਆਪ ਜੀ 
ਪਿਛਲੀ ਰਾਤ ਉਠ ਨਹਿਰ ਦੇ ਕੰਢੇ ਸੋਧ ਇਸ਼ਨਾਨ ਕਰਕੇ 
ਸਿਰ ਤੇ ਪਰਨਾ ਅਤੇ ਤੇੜ ਕਛਹਿਰਾ, ਨੰਗੇ ਬੈਠ ਸਮਾਧੀ 
ਲਗਾ ਲੈਂਦੇ ਅਤੇ ਫਿਰ ਸਵਾ ਪਹਿਰ ਦਿਨ ਤੱਕ ਨਾਮ ਸਿਮਰਨ 
ਵਿੱਚ ਲੀਨ ਰਹਿੰਦੇ। ਆਪ ਜੀ ਅੱਠੀ ਪਹਿਰੀਂ ਡੇਢ ਛਟਾਂਕੀ 
ਚੌਲ ਹੀ ਛਕਦੇ ਅਤੇ ਦਿਨ ਸਮੇਂ ਪੰਜ ਗਰੰਥੀ ਦਾ ਪਾਠ 


- 


ਬਾਕੀ ਸਫ਼ਾ ਨੰ 17 `ਤੇ 


ਸਤੰਬਰ 2023 


੧3101੧15॥0060181.60।। 


ਸਖਤੀਆਂ ਦੇ ਦੌਰ ਵਿੱਚ 
ਗੁਰਬਾਣੀ ਪੁਚਾਰ-ਪੁਸਾਰ 


ਸੰਤ ਨਿਸ਼ਾਨ ਸਿੰਘ “ਕਥਾਵਾਚਕ ? 
94632-46448 


ਆਵਹੁ ਸਿਖ ਸਤਿਗੁਰੂ ਕੇ ਪਿਆਰਿਹੋ ਗਾਵਹੁ ਸਚੀ ਬਾਣੀ॥ 
ਬਾਣੀ ਤ ਗਾਵਹੁ ਗੁਰੂ ਕੇਰੀ ਬਾਣੀਆ ਸਿਰਿ ਬਾਣੀ ॥ 
ਜਿਨ ਕਉ ਨਦਰਿ ਕਰਮੁ ਹੋਵੈ ਹਿਰਦੈ ਤਿਨਾ ਸਮਾਣੀ॥ 
ਗੁਰੂ, ਗੁਰਸਿੱਖੀ ਅਤੇ ਗੁਰਬਾਣੀ ਦਾ ਅਨਿਖੱੜਵਾਂ 
ਸੰਬੰਧ ਹੈ। ਗੁਰੂ ਉਪਦੇਸ਼, ਗੁਰਸਿੱਖੀ ਜੀਵਨ ਦਾ ਆਧਾਰ 
ਰੂਪ ਹੈ। ਜਿਥੇ ਗੁਰੂ ਰੱਬੀ ਪ੍ਰਕਾਸ਼ ਦਾ ਮੂਲ ਸ੍ਰੋਤ ਹੈ, ਉੱਥੇ 
ਗੁਰਬਾਣੀ ਜੀਵਨ ਦੇ ਹਨੇਰੇ ਰਸਤਿਆਂ ਵਿੱਚ ਚਾਨਣ ਦਾ ਕੰਮ 
ਕਰਦੀ ਹੈ। ਸੜਦੇ ਬਲਦੇ ਜਗਤ ਬਨ ਨੂੰ ਠੰਢਕ ਅਤੇ ਖੇੜਾ 
ਬਖਸ਼ਣ ਲਈ ਆਤਮਿਕ ਜਲ ਅਤੇ ਆਤਮਿਕ ਜੀਵਨ- 
ਰੌਂਅ ਨੂੰ ਜਾਰੀ ਰੱਖਣ ਵਾਸਤੇ ਸ਼ਕਤੀ ਦਾ ਸੋਮਾ ਹੈ। ਸ੍ਰੀ ਗੁਰੂ 
ਗੋਬਿੰਦ ਸਿੰਘ ਜੀ ਦੇ ਸਾਜੇ ਨਿਵਾਜੇ ਖਾਲਸੇ ਦੀ ਰੀਤੀ ਅਤੇ 
ਮਰਯਾਦਾ ਬਾਰੇ 'ਸ੍ਰੀ ਗੁਰੂ ਪੰਥ ਪ੍ਰਕਾਸ਼' ਦੇ ਕਰਤਾ ਗਿਆਨੀ 
ਗਿਆਨ ਸਿੰਘ ਜੀ ਲਿਖਦੇ ਹਨ- 
ਕੀਰਤਨ, ਕਥਾ, ਪਾਠ, ਗੁਰੂ ਗ੍ਰੰਥ ਜੀ ਕੇ ਥਾਟ, 
ਜੋੜ ਮੇਲ ਠਾਟ, ਰਾਠ ਕਾਠ ਮੇਲ ਠਾਨੀ ਥੇ ॥ 
ਹੋਮ ਜਗ ਕਰਵਾਤੇ, ਪ੍ਰਸ਼ਾਦ ਬਟਵਾਤੇ, 
ਰੌਣਕ ਰਖਾਤੇ, ਗਾਤੇ ਸ਼ਬਦ ਜੁ ਬਾਨੀ ਥੇ॥ 
ਨਾਮ ਬਾਣੀ ਤੇ ਸਿੱਖੀ ਰਹੁ-ਰੀਤਾਂ ਨੂੰ ਪ੍ਣਾਏ ਹੋਏ 
ਖਾਲਸੇ ਤੇ ਦਇਆਲ ਹੋ ਕੇ ਦਸਮੇਸ਼ ਦਾਤਾ ਜੀ ਨੇ ਰਾਜ ਭਾਗ 
ਦੀ ਬਖਸ਼ਿਸ਼ ਕਰ ਦਿੱਤੀ। ਪਰ ਛੇਤੀ ਹੀ ਰਾਜ ਮਦ ਵਿਚ 
ਮਸਤ ਹੋ ਕੇ ਖਾਲਸਾ ਗੁਰਮਤਿ ਚਾਲੀ ਨੂੰ ਭੁਲਾ ਬੈਠਾ। ਜਦੋਂ 
ਸਿੰਘ ਸਮੇਂ ਦੇ ਮਾਇਆਵੀ ਵੇਗ ਵਿਚ ਵਹਿ ਗਏ ਤਾਂ ਖ਼ਾਲਸਾ 
ਰਾਜ ਦਾ ਆਸ਼ਿਆਨਾ ਕੁੱਝ ਹੀ ਸਾਲਾਂ ਵਿਚ ਤੀਲਾ-ਤੀਲਾ ਹੋ 
ਕੇ ਖਿੰਡ-ਪੁੰਡ ਗਿਆ। ਉਸ ਵੇਲ਼ੇ ਦੀ ਸਿੱਖੀ ਬਾਰੇ ਗਿਆਨੀ 
ਜੀ ਲਿਖਦੇ ਹਨ- 
ਜਾਗੈਂ ਬਣੀ ਰਾਤ ਤੈ ਨ ਗੁਰਬਾਨੀ ਗਾਤ ਹੈ 
ਸਤਿਜੁਗ 


5।। 58000 9800 500। । €0) 


<- ੨ 


ਨ ਪਿੰਡੇ ਕਬੀ ਨਾਤ ਹੈ ਨ ਥਿਰ ਧਯਾਨ ਕੋ ਕਏ॥ 
ਫਿਰ ਅਕਾਲ ਪੁਰਖ ਜੀ ਨੇ ਦੁਖੀ ਲੁਕਾਈ ਉੱਤੇ 
ਤਰਸ ਕਰਕੇ ਧਰਾ ਅਤੇ ਧਰਮ ਦੀ ਰਾਖੀ ਵਾਸਤੇ ਆਪਣਾ 
ਨਿਜ ਸਰੂਪ ਗੁਰੂ ਰਾਮ ਸਿੰਘ ਸੰਸਾਰ ਵਿਚ ਭੇਜਿਆ। ਆਪ 
ਜੀ ਨੇ ਆ ਕੇ ਫੇਰ ਧਰਮ ਖੇਤੀ ਨੂੰ ਬੀਜਿਆ ਅਤੇ 
ਸ਼ੰਗਾਰਿਆ, ਸੰਵਾਰਿਆ। ਜਿਸਨੂੰ ਗਿਆਨੀ ਜੀ 'ਫੇਰ ਰਾਮ 
ਸਿੰਘ ਬੋਈ' ਕਹਿ ਕੇ ਯਾਦ ਕਰਦੇ ਹਨ। ਫੌਜ ਵਿਚ 
ਰਹਿੰਦਿਆਂ ਹੋਇਆਂ, ਸਿੱਖਾਂ ਦੀ ਗੁਰਬਾਣੀ ਪ੍ਰਤੀ ਬੇ-ਰੁਖੀ 
ਵੇਖ ਕੇ ਆਪ ਜੀ ਬਚਨ ਕਰਦੇ- ਸਾਰੀ ਰਾਤ ਤੂਫਾਨ ਵੱਢੀ 
ਜਾਂਦੇ ਹੈਂ, ਸਾਰਾ ਦਿਨ ਬੋਲੀ ਹੀ ਜਾਂਦੇ ਹੈਂ। ਨਾ ਨਾਮ ਜੱਪਦੇ 
ਹਨ ਨਾ ਬਾਣੀ ਪੜ੍ਹਦੇ ਹਨ। ਏਹਨਾ ਦਾ ਕੀ ਹਾਲ ਹੋਊਗਾ ? 
ਆਪ ਜੀ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਵਾਲੇ ਸਥਾਨ ਤੇ ਪੋਚਾ 
ਦੇ ਕੇ ਪ੍ਰਕਾਸ਼ ਕਰਕੇ ਪਾਠ ਕਰਦੇ । ਬਚਨ ਕਰਨਾ ਕਿ ਜੋ ਗ੍ਰੰਥ 
ਸਾਹਿਬ ਜੀ ਦੇ ਭੋਗ ਪਵਾਏਗਾ ਜੋ ਪੜ੍ਹੇਗਾ, ਸੁਣੇਗਾ ਸੋ 
ਬਚੇਗਾ। ਹੋਰ ਸੰਬਰ ਸੂਰੀ ਕੇ ਮੂੰਹ ਆਵੇਗਾ। ਜਿਸ ਤਰ੍ਹਾਂ 
ਚੱਕੀ ਦੀ ਕਿੱਲੀ ਦੇ ਕੋਲ ਦਾਣੇ ਬਚੇ ਰਹਿੰਦੇ ਹੈਂ, ਉਸੇ ਤਰ੍ਹਾਂ 
ਨਾਮ ਜਪਣ ਵਾਲਾ ਬਾਣੀ ਪੜ੍ਹਨ ਵਾਲਾ ਬਚ ਰਹੇਗਾ। ਸ੍ਰੀ 
ਸਤਿਗੁਰੂ ਰਾਮ ਸਿੰਘ ਜੀ ਨੇ ਮੜ੍ਹੀ ਮਸਾਣਾਂ ਤੇ ਮੂਰਤੀਆਂ ਦੀ 
ਪੂਜਾ ਅਤੇ ਟੂਣੇ ਟਾਮਣ ਦੇ ਵਹਿਮਾਂ ਭਰਮਾਂ ਚੋਂ ਕੱਢ ਕੇ ਪੰਜਾਬ 
ਦੇ ਲੋਕਾਂ ਨੂੰ ਫਿਰ ਸਿੱਖੀ ਰਵਾਇਤਾਂ ਨਾਲ ਜੋੜਿਆ। 
ਗੁਰਬਾਣੀ ਸਤਿਕਾਰ ਦੀ ਜਾਚ ਦੱਸੀ । “ਘਰਿ ਘਰਿ ਅੰਦਰ 
ਧਰਮਸਾਲ” ਬਣ ਗਈ ਅਤੇ ਗੁਰਬਾਣੀ ਦਾ ਨਾਦ ਗੂੰਜਣ 
ਲੱਗਾ। ਭਾਈ ਗਿਆਨ ਸਿੰਘ ਜੀ ਗਿਆਨੀ ਲਿਖਦੇ ਹਨ- 
ਨਰ ਨਾਰਿ ਸਬਦ ਅਪਾਰ ਪਢੈਂ' ਗੁਰੂ ਕੇਰ, 
ਢੋਲਕੀ ਬਜਾਇ ਬਾਂਧਿ ਜੋਟੀਆਂ ਅਛੈ ਸਹੀ॥218॥ 
ਹਮਨ ਕਰੈ ਹੈ', ਭੋਗ ਗ੍ਰੰਥ ਜੀ ਕੇ ਪੈ ਹੈਂ, 
ਬਹੁ ਸੰਗਤੋ' ਕੇ ਕੱਠ ਥੈ ਹੈਂ, ਰੈਹੈ ਰਚਨਾ ਲਗੀ ॥ 
ਇਨਸਾਨ ਕਰਹੈ' ਸਕੇਸ ਵੇਸ ਰਾਤ ਹੀ ਤੇ, 
ਵਾਹਿਗੁਰੂ ਨਾਮ ਮਾਹਿ ਰਾਖੈ ਰਸਨਾ ਪਗੀ॥ 219॥ 


ਸਤੰਬਰ 2023 


੧3101੧੧15॥0060181.60।। 


ਪਰ ਹੋਣ ਹਾਰ ਨੂੰ ਕੁਝ ਹੋਰ ਹੀ ਮਨਜ਼ੂਰ ਸੀ । ਸ੍ਰੀ 
ਸਤਿਗੁਰੂ ਰਾਮ ਸਿੰਘ ਜੀ ਦੁਆਰਾ ਕੌਮੀ ਆਜ਼ਾਦੀ ਲਈ ਸ਼ੁਰੂ 
ਕੀਤਾ ਗਿਆ ਸੰਘਰਸ਼ ਵਿਕਾਊ ਜ਼ਮੀਰ ਵਾਲੇ ਲੋਕਾਂ ਨੂੰ ਨਾ 
ਸੁਖਾਇਆ। ਰਿਆਸਤੀ ਰਾਜਿਆਂ, ਡੇਰੇਦਾਰ ਮਹੰਤਾਂ, 
ਚਾਟੜਿਆਂ ਨੇ ਇਸ ਦਾ ਡੱਟ ਕੇ ਵਿਰੋਧ ਕੀਤਾ। ਜਿਸ ਦੇ 
ਸਦਕਾ ਦੇਸ਼ ਦੀ ਗੁਲਾਮੀ ਅਤੇ ਧਰਮ ਦੀ ਬੇ-ਹੁਰਮਤੀ ਦੇ 
ਟੰਗ ਕੇ ਤੋਪਾਂ ਨਾਲ ਉਡਾ ਦਿੱਤਾ ਗਿਆ। ਫਾਂਸੀਆਂ ਅਤੇ 
ਗਰੀਬ ਦੇ ਰਾਖੇ ਸ੍ਰੀ ਸਤਿਗੁਰੂ ਰਾਮ ਸਿੰਘ ਜੀ ਨੂੰ ਪ੍ਰਮੁੱਖ 
ਸੂਬਿਆਂ ਸਹਿਤ ਜਲਾਵਤਨ ਕਰ ਦਿੱਤਾ ਗਿਆ। ਸ੍ਰੀ ਭੈਣੀ 
ਸਾਹਿਬ ਦੀ ਪਾਵਨ ਤਪੇ-ਭੂਮੀ ਨੂੰ ਲੁੱਟਣ ਅਤੇ ਪੁੱਟਣ ਵਿੱਚ 
ਕੋਈ ਕਸਰ ਬਾਕੀ ਨਾ ਛੱਡੀ ਗਈ। ਪੂਰਾ ਨਾਮਧਾਰੀ ਸਮਾਜ 
ਬਾਗ਼ੀ ਕਰਾਰ ਦੇ ਦਿੱਤਾ ਗਿਆ। ਮਹਾਰਾਜ ਬੁੱਧ ਸਿੰਘ ਜੀ ਨੂੰ 
ਆਪਣੇ ਪਰਿਵਾਰ ਅਤੇ ਕੁਝ ਕੁ ਸੇਵਕਾਂ ਸਹਿਤ ਸ੍ਰੀ ਭੈਣੀ 
ਸਾਹਿਬ ਵਿੱਚ ਹੀ ਜੂਹ-ਬੰਦ ਕਰ ਦਿੱਤਾ ਗਿਆ। ਪੰਜਾਬ 
ਸਰਕਾਰ ਦੇ ਅੰਡਰ ਸੈਕਟਰੀ ਦੇ 23 ਜਨਵਰੀ 1872 ਦੇ 
ਹੁਕਮ ਅਨੁਸਾਰ ਪੂਰੇ ਪੰਜਾਬ ਵਿਚ ਪੰਜ ਕੂਕਿਆਂ ਦੇ ਇਕੱਠੇ 
ਹੋਣ `ਤੇ ਪਾਬੰਦੀ ਲਾ ਦਿੱਤੀ ਗਈ। ਮਰਣੇ ਅਤੇ ਵਿਆਹ ਦੇ 
ਸਬੰਧ ਵਿੱਚ ਵੀ ਸਰਕਾਰੀ ਇਜਾਜ਼ਤ ਲੈਣੀ ਪੈਂਦੀ। 
ਗੁਰਦੁਆਰੇ ਦੇ ਬੂਹੇ ਅੱਗੇ ਪੁਲਿਸ ਦੀ ਚੌਂਕੀ ਬਿਠਾ ਦਿੱਤੀ 
ਗਈ। ਕਿਸੇ ਵੀ ਬਾਹਰੋਂ ਆਏ ਸਿੱਖ ਦਾ ਅੰਦਰ ਜਾਣਾ 
ਵਰਜਿਤ ਕਰ ਦਿੱਤਾ ਗਿਆ। ਹੁਕਮ ਦਿੱਤਾ ਗਿਆ ਕਿ ਕੋਈ 
ਵੀ ਕੂਕਾ ਪਿੰਡ ਦੀ ਪਟੜੀ ਤੋਂ ਅੰਦਰ ਨਾ ਲੰਘੇ। ਜੇ ਕੋਈ 
ਹੁਕਮ ਦੀ ਉਲੰਘਣਾ ਕਰੇ ਤਾਂ ਉਸ ਦਾ ਚਲਾਨ ਕੱਟ ਕੇ 
ਲੁਧਿਆਣੇ ਭੇਜ ਦਿੱਤਾ ਜਾਵੇ। ਗੁਰਬਾਣੀ ਦੇ ਪਾਠ ਭੋਗ ਅਤੇ 
ਦੀਵਾਨਾਂ ਉੱਪਰ ਵੀ ਸਖ਼ਤ ਪਾਬੰਦੀ ਲਾ ਦਿੱਤੀ ਗਈ। 

ਜੇ ਕੋਈ ਕੂਕਾ ਕਿਧਰੇ ਜਾਵੇ ਤਾਂ _ਥਾਣੇ ਵਿਚ 
ਇਤਲਾਹ ਦੇ ਕੇ ਜਾਵੇ। ਜਿਸ ਦੇ ਘਰ ਜਾਵੇ ਘਰ ਵਾਲਾ ਸਿੰਘ 
ਵੀ ਆਪਣੇ ਥਾਣੇ ਵਿਚ ਇਤਲਾਹ ਦੇਵੇ ਕਿ ਮੇਰੇ ਘਰ ਫਲਾਣਾ 
ਸਿੰਘ ਆਇਆ ਹੈ। ਪਿੰਡਾਂ ਵਿਚ ਫ਼ਰੰਗੀ ਸਰਕਾਰ ਅਤੇ 
ਰਿਆਸਤੀ ਰਾਜਿਆਂ ਦੇ ਸਿਪਾਹੀ ਹਰਲ-ਹਰਲ ਕਰਦੇ ਫਿਰ 
ਰਹੇ ਸਨ। ਡਰਾ ਧਮਕਾ ਕੇ ਖਾਲਸੇ ਦੇ ਅੰਦਰੋਂ ਗੁਰੂ ਰਾਮ 
ਸਿੰਘ ਨੂੰ ਕੱਢਣ ਦੀਆਂ ਕੋਸ਼ਿਸ਼ਾਂ ਨਿਰੰਤਰ ਜਾਰੀ ਸਨ। ਪਿੰਡਾਂ 
ਵਿਚ ਡੌਂਡੀ ਪਿਟਵਾਈ ਗਈ ਕਿ ਕੋਈ ਵੀ ਇਹ ਨਾ ਆਖੇ 
ਸਤਿਜੁਗ 


5।। 58000 9800 500। । €0) 


ਇਲਾਕਿਆਂ ਦੇ ਨਾਮਧਾਰੀ ਸਿੰਘਾਂ ਨੂੰ ਸੱਦ ਕੇ ਹੁਕਮ ਕੀਤਾ 
ਕਿ ਕੂਕਪੁਣਾ ਛੱਡੋ। ਬੋਕੇ ਦਾ ਪਾਣੀ ਪੀਉ। ਨਾ ਕਿਸੇ ਦੇ 
ਜਾਉ, ਨਾ ਆਉ। ਨਾ ਸ਼ਬਦ ਪੜ੍ਹੋ, ਨਾ ਭੋਗ ਪਾਉ। 
ਅੰਮ੍ਰਿਤਸਰ ਜਾ ਕੇ ਅੰਮ੍ਰਿਤ ਛਕੋ ਅਤੇ ਉੱਥੋਂ ਲਿਖਵਾ ਕੇ 
ਲਿਆਉ ਕਿ ਇਹ ਹੁਣ ਕੂਕੇ ਨਹੀਂ ਰਹੇ। ਨਾਮਧਾਰੀਆਂ ਨੂੰ 
ਨਾਮਧਾਰੀਏ। ਹੁਣ ਤੋਪਾਂ ਨਾਲ ਉਡੋਗੇ। ਯਾਦ ਰਹੇ ਕਿ ਜਿੱਥੇ 
ਗੁਰਦੁਆਰੇ ਅੰਦਰ ਸੰਗਤਾਂ ਦਾ ਆਉਣਾ ਜ਼ਬਰਦਸਤੀ ਬੰਦ 
ਕੀਤਾ ਗਿਆ ਉੱਥੇ ਦੋ ਵੇਲੇ ਹੋਣ ਵਾਲਾ ਸ਼ਬਦ ਕੀਰਤਨ ਵੀ 
ਗੁਰਦੁਆਰੇ ਵਿੱਚੋਂ ਬੰਦ ਕਰਵਾ ਦਿੱਤਾ ਗਿਆ।ਸਭ ਪਾਸੇ 
ਖ਼ਾਮੋਸ਼ੀ ਅਤੇ ਨਿਰਾਸਤਾ ਦਾ ਮਾਹੌਲ ਸੀ। 

ਸ੍ਰੀ ਸਤਿਗੁਰੂ ਜੀ ਦੇ ਜਾਣ ਤੋਂ ਅਨ੍ਹਾਰਵੇਂ ਦਿਨ 
ਆਪ ਜੀ ਦੀ ਰਜ਼ਾ ਅਤੇ ਗੁਰੂ ਪਰਿਵਾਰ ਦੀ ਸਹਿਮਤੀ ਨਾਲ 
ਸ੍ਰੀ ਭੈਣੀ ਸਾਹਿਬ ਦੀਆਂ ਚਾਬੀਆਂ ਮਹਾਰਾਜ ਬੁੱਧ ਸਿੰਘ ਜੀ 
ਨੂੰ ਸਾਹਨੇਵਾਲ ਥਾਣੇ ਵਿਚ ਬੁਲਾ ਕੇ ਦੇ ਦਿੱਤੀਆਂ ਗਈਆਂ। 
ਲੁਧਿਆਣੇ ਬੁਲਾ ਕੇ, ਡੇਰੇ ਦੀ ਤਲਾਸ਼ੀ ਦੌਰਾਨ ਜ਼ਬਤ 
ਕੀਤੀਆਂ ਵਸਤਾਂ (ਨਕਦ ਰੁਪਏ ਤੋਂ ਬਿਨਾਂ) ਵਾਪਿਸ ਕਰ 
ਦਿੱਤੀਆਂ ਗਈਆਂ। ਗੁਰੂ ਘਰ ਦੀ ਚੱਲ ਅਤੇ ਅਚੱਲ 
ਸੰਪਤੀ ਨੂੰ ਮਹਾਰਾਜ ਬੁੱਧ ਸਿੰਘ ਜੀ ਦੇ ਨਾਮ ਕਰਨ ਤੇ ਜੋ 
ਖ਼ਰਚਾ ਆਇਆ ਉਹ 16 ਰੁਪਏ ਗੁਰੂ ਜੀ ਦੀ ਸਰਕਾਰੀ 
ਖਜਾਨੇ ਵਿਚ ਪਈ ਨਕਦ ਰਕਮ ਵਿਚੋਂ ਕੱਟ ਲਿਆ ਗਿਆ। 

ਗੁਰਦੁਆਰੇ ਦਾ ਪ੍ਰਬੰਧ ਮਹਾਰਾਜ ਜੀ ਨੂੰ ਮਿਲਣ ਦੀ 
ਸੋਅ ਸੁਣ ਕੇ ਸਿੰਘਾਂ ਦੇ ਮਨ ਕੁਝ ਹਰੇ ਹੋਏ । ਸ਼ਰਧਾਵਾਨਾਂ ਦੇ 
ਅੰਦਰ ਹੋਰ ਦ੍ਰਿੜਤਾ ਆ ਗਈ ਕਿ ਦੋਵੇਂ ਭਾਈ ਇੱਕ ਹੀ ਰੂਪ 
ਹਨ। ਪਿਛਲੇ ਬਚਨ ਚੇਤੇ ਆਉਣ ਲੱਗੇ ਕਿਵੇਂ ਸਤਿਗੁਰੂ ਜੀ 
ਨੇ ਅਰਧ-ਕੁੰਭੀ ਦੇ ਮੌਕੇ ਤੇ ਹਰਿਦੁਆਰ ਵਿਖੇ ਸੰਕੇਤ ਦਿੱਤਾ 
ਸੀ ਕਿ ਉਹਨਾਂ ਦਾ ਭਾਰ ਕੇਵਲ ਉਹਨਾਂ ਦਾ ਭਾਈ ਹੀ ਚੁੱਕ 
ਸਕਦਾ ਹੈ। ਕਿਵੇਂ ਪ੍ਰਦੇਸ ਜਾਣ ਤੋਂ ਕੁੱਝ ਕੁ ਮਹੀਨੇ ਪਹਿਲਾਂ 
ਮਹਾਰਾਜ ਜੀ ਨੂੰ ਖੇਤੀਬਾੜੀ ਛੱਡ ਕੇ ਲੰਗਰ ਵਿਚੋਂ' ਪ੍ਰਸ਼ਾਦਾ 
ਛਕਣ ਅਤੇ ਭਜਨ ਬਾਣੀ ਕਰਨ ਦਾ ਆਦੇਸ਼ ਦਿੱਤਾ ਸੀ। 
ਕਿਵੇਂ ਸ੍ਰੀ ਭੈਣੀ ਸਾਹਿਬ ਤੋਂ ਤੁਰਨ ਵੇਲੇ ਮਹਾਰਾਜ ਜੀ ਨੂੰ 
ਕਰਵਾਉਣ ਦੀ ਜ਼ਿੰਮੇਵਾਰੀ ਸੌਂਪੀ ਸੀ। ਹੁਣ ਡੇਰੇ ਦਾ ਪ੍ਰਬੰਧਕ 
ਥਾਪਣ ਕਰਕੇ ਗੁਰਸਿੱਖਾਂ ਦੇ ਮਨ ਵਿਚ ਪ੍ਰਤੀਤ ਹੋ ਆਈ ਕਿ 
ਇਨ੍ਹਾਂ (ਮਹਾਰਜਾ ਬੁੱਧ ਸਿੰਘ ਜੀ) ਨੂੰ ਏਸੇ ਸਮੇਂ ਲਈ ਛੁਪਾ ਕੇ 


ਸਤੰਬਰ 2023 


੧3101੧੧15॥0060181.60।। 


ਰੱਖਿਆ ਹੋਇਆ ਸੀ। ਹੁਣ ਇਹ ਸ੍ਰੀ ਗੁਰੂ ਨਾਨਕ ਦੇਵ ਜੀ 
ਦੇ ਮਿਸ਼ਨ ਨੂੰ ਅੱਗੇ ਵਧਾਉਣਗੇ। 

ਉਪਰੋਕਤ ਦੱਸੇ ਅਨੁਸਾਰ ਮਈ 1872 ਈ: ਤੱਕ 
ਸੁੰਨ ਸਮਾਧ ਹੀ ਵਰਤੀ ਰਹੀ। ਸਿੰਘਾਂ ਦੇ ਮਨ ਦੀ ਤੀਬਰ 
ਇੱਛਾ ਉਹਨਾਂ ਨੂੰ ਗੁਰੂ-ਦਰਬਾਰ ਜਾਣ ਲਈ ਮਜ਼ਬੂਰ ਕਰ 
ਰਹੀ ਸੀ। ਦਿਲ ਵਿੱਚ ਉਤਾਵਲਾ-ਪਣ ਉਤਪੰਨ ਹੋ ਰਿਹਾ 
ਸੀ। ਕੁਝ ਨਰਮਾਈ ਹੋਈ ਸੁਣ ਕੇ ਕੋਈ-ਕੋਈ ਸਿੰਘ ਸ੍ਰੀ 
ਭੈਣੀ ਸਾਹਿਬ ਆਉਣਾ ਸ਼ੁਰੂ ਹੋ ਗਿਆ। ਜੋ ਮਹਾਰਾਜ ਜੀ ਦਾ 
ਦਰਸ਼ਨ ਕਰਦਾ 'ਤਨੁ ਮਨੁ ਥੀਵੈ ਹਰਿਆ' ਦੇ ਕਥਨ 
ਅਨੁਸਾਰ ਉਸਦਾ ਹਿਰਦਾ-ਕੰਵਲ ਟਹਿਕ ਉੱਠਦਾ । 

ਮਹਾਰਾਜ ਜੀ ਨੂੰ ਗੁਪਤ ਆਵਾਜ਼ਾ ਹੋਇਆ ਕਿ ਸ੍ਰੀ 
ਸਤਿਗੁਰੂ ਜੀ ਦੇ ਨਮਿੱਤ ਪਾਠਾਂ ਦੇ ਭੋਗ ਪਾਏ ਜਾਣ। ਇਸ 
ਸਾਲ ਦਾ ਦੁਸਹਿਰਾ 11 ਅਕਤੂਬਰ ਨੂੰ ਸੀ। ਗੁਰੂ-ਪ੍ਰੇਮ ਦੇ 
ਖਿੱਚੇ ਹੋਏ ਦਰਸ਼ਨ ਅਭਿਲਾਸ਼ੀ ਸ੍ਰੀ ਭੈਣੀ ਸਾਹਿਬ ਪੁੱਜੇ। 
ਮੰਦਿਰ ਵਿੱਚ ਥੜ੍ਹੇ ਸਾਹਿਬ ਵਾਲੇ ਕਮਰੇ ਵਿੱਚ ਪੰਜ ਪਾਠਾਂ ਦੇ 
ਭੋਗ ਪਾਏ ਗਏ। ਮੁਖ਼ਬਰ ਜੋ ਹੁਣ ਤੱਕ ਇਹ ਸੋਚ ਰਹੇ ਸਨ 
ਕਿ ਉਹਨਾਂ ਨੇ ਇਹ ਪੰਥ-ਬੂਟਾ ਜ਼ਿਆਦਾ ਪੱਲਰਣ ਤੋਂ 
ਪਹਿਲਾਂ-ਪਹਿਲਾਂ ਹੀ ਪੁੱਟ ਸੁੱਟਿਆ ਹੈ ਅਤੇ ਹੁਣ ਇਸਦਾ 
ਖ਼ਾਤਮਾ ਨਿਸ਼ਚਿਤ ਹੈ, ਸੰਗਤ ਆਈ ਵੇਖ ਕੇ ਚਿੰਤਾਤੁਰ ਹੋ 
ਉਠੇ। ਇਹਨਾਂ ਗੋਰੇ ਦੇ ਬੂਟ-ਚੱਟੂ ਦੁਸ਼ਟਾਂ ਨੇ ਲੁਧਿਆਣੇ ਦੇ 
ਪੁਲਿਸ ਕਪਤਾਨ ਜੇ.ਪੀ. ਬਾਰਬਟਨ ਨੂੰ ਜਾ ਖ਼ਬਰ ਦਿੱਤੀ ਕਿ 
ਸਿੰਘ ਪਹਿਲੇ ਦੀ ਤਰ੍ਹਾਂ ਦੁਬਾਰਾ ਆਉਣ ਲੱਗੇ ਹਨ। ਹੁਣ ਤਾਂ 
ਉਹਨਾਂ ਨੇ ਪਾਠ ਵੀ ਆਰੰਭ ਕੀਤੇ ਹੋਏ ਹਨ। ਜੇ ਸਰਕਾਰ ਨੇ 
ਅਵੇਸਲਾ-ਪਨ ਵਿਖਾਇਆ ਤਾਂ ਇਹ ਫੇਰ ਅੱਗੇ ਦੀ ਤਰ੍ਹਾਂ 
ਨਵਾਂ ਫ਼ਸਾਦ ਖੜਾ ਕਰਨਗੇ। ਮੁਖ਼ਬਰਾਂ ਦਾ ਚੁੱਕਿਆ 
ਚੁਕਾਇਆ ਬਾਰਬਟਨ ਗੁਰਦੁਆਰੇ ਪਹੁੰਚਾ। ਭਾਵੇਂ ਉਸ ਦੇ 
ਆਉਣ ਤੋਂ ਪਹਿਲਾਂ ਹੀ ਪਾਠਾਂ ਦੇ ਭੋਗ ਪੈ ਚੁੱਕੇ ਸਨ। ਫਿਰ 
ਵੀ ਸ੍ਰੀ ਮਹਾਰਾਜ ਜੀ ਨੂੰ ਬੋਲ-ਕੁਬੋਲ ਬੋਲਣ ਲੱਗਾ। 

“ਕੈਹਣੇ ਲਗਾ ਮਹਾਰਾਜ ਜੀ ਕੋ ਕੇ ਜੇਕਰ ਭਾਈ 
ਮਾਂਗੂ ਕਰੇਂਗਾ ਤਾਂ ਤੈਨੂੰ ਵੀ ਓਧੇ ਹੀ ਪਾਸ ਭੇਜਾਂਗੇ। ਭੋਗ ਨਾ 
ਪਾਵੇ। ਦੀਵਾਨ ਲਾਇਕੇ ਸ਼ਬਦ ਭੀ ਨਾ ਪੜ੍ਹੋ ਅਰੁ ਏਥੇ ਸਿੰਘ 
ਭੀ ਨਾ ਅੰਣ ਦੇਓ। ਮਹਾਰਾਜ ਬੁੱਧ ਸਿੰਘ ਜੀ ਬਚਨ ਕੀਤਾ 
ਜੇਕਰ ਹੁਕਮ ਦੇਓ ਤਾਂ ਭੋਗ ਗ੍ਰੰਥ ਸਾਹਿਬ ਜੀ ਕਾ ਪਾਇ 
ਲਈਏ। ਫਰੰਗੀ ਬੋਲਿਆ ਤੁਮਾਰੀ ਹਲਵਾ ਖਾਨੇ ਕੀ ਮਰਜੀ 
ਹੋਗੀ। ਭੋਗ ਨਹੀਂ ਪਾਓ ਅਰ ਏਥੇ ਸਿੰਘ ਭੀ ਨਾ ਔੰਣੇ ਦੇਓ। 


ਦਿਆਂਗੇ। ? 

ਸੁੱਖੂ ਨੰਬਰਦਾਰ ਮਹਾਰਾਜ ਜੀ ਨੂੰ ਆਖਣ ਲੱਗਾ ਕਿ 
ਤੈਨੂੰ ਵੀ ਉਸਦੇ ਨਾਲ ਹੀ ਤੋਰ ਦਿੰਦੇ। 

ਪਰ ਰੋਕਾਂ ਟੋਕਾਂ ਦੇ ਬਾਵਜੂਦ ਵੀ 31 ਅਕਤੂਬਰ ਨੂੰ 
ਦੀਵਾਲੀ ਦੇ ਅਵਸਰ ਤੇ ਵੀ ਕਾਫ਼ੀ ਸੰਗਤ ਸ੍ਰੀ ਭੈਣੀ ਸਾਹਿਬ 
ਇੱਕਠੀ ਹੋ ਗਈ। ਜੋ ਵੀ ਗੁਰਸਿੱਖ ਮਹਾਰਾਜ ਜੀ ਦਾ 
ਦਰਸ਼ਨ ਕਰਦਾ, ਉਸਦੀ ਬੁੱਧੀ ਸ਼ੁੱਧ ਹੋ ਜਾਂਦੀ ਅਤੇ ਭਟਕਦਾ 
ਮਨ ਸਥਿਰ ਹੋ ਜਾਂਦਾ। ਸੁੱਖੂ ਨੇ ਲੁਧਿਆਣੇ ਜਾ ਅਰਜ਼ੀ ਪਾਈ 
ਕਿ ਇਕ ਤਾਂ ਸਰਕਾਰ ਨੇ ਜਲਾਵਤਨ ਕੀਤਾ ਹੁਣ ਦੂਜਾ ਪ੍ਰਗਟ 
ਹੋ ਗਿਆ ਹੈ। ਦੁਸਹਿਰੇ ਤੇ 500 ਕੂਕਾ ਇਕੱਠਾ ਹੋਇਆ 
ਸੀ। ਦੀਵਾਲੀ ਤੇ ਆਉਣ ਵਾਲੇ ਕੂਕਿਆਂ ਦੀ ਗਿਣਤੀ 
1000 ਤੱਕ ਪਹੁੰਚ ਗਈ ਹੈ। ਆਉਂਦੀ ਮਾਘੀ ਨੂੰ ਪਤਾ ਨਹੀਂ 
ਕਿੰਨੇ ਹਜ਼ਾਰ ਇਕੱਠੇ ਹੋ ਜਾਣ। 

ਡਿਉੜੀ ਜੋ ਪਹਿਲਾਂ ਕਣਕ ਨਾਲ ਭਰੀ ਹੋਈ ਸੀ, 
ਕਣਕ ਵਿਕਣ ਤੇ ਖਾਲੀ ਹੋ ਗਈ। ਗਾਰਦ, ਜਿਹੜੀ ਕਿ 
ਪਹਿਲਾਂ ਡਿਉੜੀ ਤੋਂ ਬਾਹਰ ਸੀ, ਖਾਲੀ ਡਿਉੜੀ ਵੇਖ ਕੇ 
ਅੰਦਰ ਡੇਰਾ ਲਾ ਬੈਠੀ । 

ਇਥੇ ਇਹ ਗੱਲ ਵਿਸ਼ੇਸ ਧਿਆਨ ਦੇਣ ਵਾਲੀ ਹੈ ਕਿ 
ਭਰੇ ਇਸ ਸਮੇਂ ਵਿੱਚ ਵੀ ਨਾਮਧਾਰੀ ਗੁਰਬਾਣੀ ਨਾਲ ਜੁੜੇ 
ਰਹੇ। ਇਸਦਾ ਮੁੱਖ ਕਾਰਣ ਸੀ- ਗੁਰਬਾਣੀ ਪਾਹੁਲ ਵਿਚੋਂ 
ਪ੍ਰਗਟ ਹੋਏ ਅਤੇ ਆਪਣੇ ਸਤਿਗੁਰੂ ਨੂੰ ਸਮਰਪਿਤ ਖਾਲਸੇ 
ਦੀ ਦ੍ਰਿੜ ਗੁਰਸਿੱਖੀ ਲਗਨ। 'ਮੈ ਗੁਰਬਾਣੀ ਆਧਾਰ ਹੈ 
ਗੁਰਬਾਣੀ ਲਾਗਿ ਰਹਾਉ' ਦੀ ਪਾਵਨ ਭਾਵਨਾ ਸੰਤ ਖਾਲਸੇ ਦੇ 
ਰੋਮ-ਰੋਮ ਵਿੱਚ ਸਮਾਈ ਹੋਈ ਸੀ। 

1931 ਬਿ: (1874 ਈ:) ਵਿੱਚ ਸਤਿਕਾਰਯੋਗ 
ਬਾਬਾ ਜੱਸਾ ਸਿੰਘ ਜੀ ਚਲਾਣਾ ਕਰ ਗਏ ।ਮਹਾਰਾਜ ਬੁੱਧ 
ਸਿੰਘ ਜੀ ਸਰਕਾਰ ਨੂੰ ਅਰਜ਼ੀ ਦਿੱਤੀ ਕਿ ਉਹਨਾਂ ਦੇ ਪਿਤਾ 
ਜੀ ਚੜ੍ਹਾਈ ਕਰ ਗਏ ਹਨ। ਇਸ ਲਈ ਉਹਨਾਂ ਨੂੰ ਆਦਿ ਸ੍ਰੀ 
ਗੁਰੂ ਗ੍ਰੰਥ ਸਾਹਿਬ ਦਾ ਭੋਗ ਪਾਉਣ ਦੀ ਇਜਾਜ਼ਤ ਦਿੱਤੀ 
ਜਾਵੇ। ਅਪੀਲ ਮੰਜੂਰ ਹੋਈ। ਜਿਹੜੇ ਪਾਠ 1872 ਦੇ 
ਦੁਸਹਿਰੇ ਤੋਂ ਬੰਦ ਸਨ, ਹੁਣ ਫਿਰ ਗੁਰਬਾਣੀ ਦਾ ਪ੍ਰਵਾਹ ਸ਼ੁਰੂ 
ਹੋ ਗਿਆ। ਕੀਰਤਨ ਕਰਨ ਲਈ ਰਾਗੀ ਦੁਆਬੇ ਤੋਂ 
ਮੰਗਵਾਏ ਗਏ। ਬਾਬਾ ਜੀ ਦੀ ਚੜ੍ਹਾਈ ਤੋ' ਤੀਜੇ ਦਿਨ ਦੋ 


ਇਹ ਵੀ ਆਖਿਆ ਕਿ ਜੇਕਰ ਭੋਗ ਪਾਇਆ ਜਾਂ ਪੰਜ ਸਿੰਘ | ਵੇਲੇ ਦਾ ਕੀਰਤਨ ਦੁਬਾਰਾ ਆਰੰਭ ਹੋਇਆ। 
ਵੀ ਕਿਤੇ ਇੱਕਠੇ ਹੋਏ ਦੇਖ ਲਏ ਤਾਂ ਛੇ ਮਹੀਨੇ ਦੀ ਸਜ਼ਾ ਇਸੇ ਸਾਲ ਮਹਾਰਾਜ ਜੀ ਨੂੰ ਅਵਾਜ਼ਾ ਹੋਇਆ ਕਿ 
ਸਤਿਜੁਗ ----.-.-.-.-.-.-.. ਸਤੰਬਰ 2023 


5।। 58000 9800 500। । €0) 


੧3101੧੧15॥0060181.60।। 


ਸਾਡੇ ਨਮਿਤ ਪੰਜ ਅਖੰਡ ਭੋਗ ਪਾਉ। ਇਸ ਹੁਕਮ ਅਨੁਸਾਰ 
ਨਰਾਇਣ ਸਿੰਘ ਸਿਆੜ੍ਹ ਦੇ ਨੇ ਪੰਜ ਪਾਠਾਂ ਦਾ ਸੰਕਲਪ 
ਕਰਕੇ ਪਾਠ ਆਰੰਭ ਕੀਤਾ। ਦਿਨ ਵੇਲੇ ਸਤਿਗੁਰੂ ਜੀ ਦੇ 
ਉਪਰੋਕਤ ਤਿੰਨੇ ਸਿੰਘ ਕੱਢਦੇ। ਇਕ ਸਰੀਰ ਪਾਠ ਦੇ ਕੋਲ 
ਬੈਠ ਭਜਨ ਕਰਦਾ ਅਤੇ ਨਾਲੇ ਧੂਪ ਪਾਈ ਜਾਂਦਾ। ਧੂਪ 
ਲਗਾਤਾਰ ਧੁਖਦੀ ਰਹਿੰਦੀ ਅਤੇ ਇਕ ਦੇਸੀ ਘਿਉ ਦਾ ਦੀਵਾ 
ਲਗਾਤਾਰ ਜਗਦਾ ਰਹਿੰਦਾ। ਰਾਤ ਵੇਲੇ ਰੌਸ਼ਨੀ ਲਈ ਦੇਸੀ 
ਤੇਲ ਦਾ ਦੀਵਾ ਜਗਾਇਆ ਜਾਂਦਾ। ਸਿੰਘ ਸਣੇ-ਕੇਸੀ 
ਇਸ਼ਨਾਨ ਕਰਕੇ ਰੌਲ ਤੇ ਬੈਠਦੇ। ਪਹਿਲਾ ਪਾਠੀ ਦੂਜੇ ਨੂੰ 
ਤੁਕ ਦੇ ਕੇ ਹੀ ਕੋਈ ਬਚਨ ਕਰਦਾ। ਇਕ ਸਿੰਘ ਬਾਹਰੋਂ 
ਰਸਦ ਲਿਔਣ ਲਈ ਪਹਿਰੇ ਤੇ ਲਾਇਆ ਗਿਆ। ਤੀਜਾ 
ਪਾਠ ਚਲ ਰਿਹਾ ਸੀ, ਮੁਖ਼ਬਰਾਂ ਨੇ ਪੁਲਸ ਕਪਤਾਨ ਨੂੰ ਚਾੜ੍ਹ 
ਲਿਆਂਦਾ। ਸਿੰਘਾਂ ਨੇ ਸਮੇਂ ਦੀ ਨਜ਼ਾਕਤ ਦੇਖਦਿਆਂ ਦੀਵਾ 
ਬੁਝਾ ਦਿੱਤਾ। ਪਵਿੱਤਰ ਬੀੜ ਤੇ ਰੁਮਾਲਾ ਪਾ ਦਿੱਤਾ। ਜਿਸ 
ਤੁਕ ਤੇ ਪਾਠ ਚਲ ਰਿਹਾ ਸੀ ਉਹ ਤੁਕ ਚੁਬਾਰੇ ਉੱਪਰ ਪੜ੍ਹਦੇ 
ਰਹੇ। ਬਾਰਬਟਨ ਨੇ ਸਾਰੇ ਪਾਸੇ ਘੁੰਮ ਫਿਰ ਕੇ ਦੇਖਿਆ, 
ਲੰਗਰ ਵਿਚ ਵੀ ਗਿਆ, ਪਰ ਕਿਤੇ ਵੀ ਪਾਠ ਨਾ ਹੁੰਦਾ ਵੇਖ 
ਕੇ ਸ਼ਰਮਿੰਦਾ ਹੋ ਕੇ ਵਾਪਸ ਮੁੜ ਗਿਆ। ਉਸਦੇ ਜਾਣ ਤੋਂ 
ਬਾਅਦ ਜਿਸ ਤੁਕ ਤੇ ਪਾਠ ਛੱਡਿਆ ਸੀ ਫਿਰ ਸ਼ੁਰੂ ਕਰ 
ਦਿੱਤਾ ਗਿਆ। ਇਸ ਤਰ੍ਹਾਂ ਪਹਿਲੇ ਪੰਜ ਅਖੰਡ ਪਾਠਾਂ ਦੀ 
ਸਮਾਪਤੀ ਕੀਤੀ ਗਈ। 

ਬਾਬਾ ਹਰਨਾਮ ਸਿੰਘ ਅਤੇ ਮਾਈ ਚੰਦੋ (ਪਿੰਡ 
ਭਾਣਾ ਰਿਆਸਤ ਫ਼ਰੀਦਕੋਟ) ਸਰਕਾਰ ਅਤੇ ਮਹਾਰਾਜ ਬੁੱਧ 
ਸਿੰਘ ਜੀ ਤੋਂ ਆਗਿਆ ਲੈ ਕੇ ਸ੍ਰੀ ਸਤਿਗੁਰੂ ਜੀ ਦਾ ਦਰਸ਼ਨ 
ਕਰਨ ਰੰਗੂਨ ਗਏ। ਇਹਨਾਂ ਦੇ ਹੱਥ ਮਹਾਰਾਜ ਜੀ ਨੇ 
ਉਪਰੋਕਤ ਪਾਨਾਂ ਬਾਰੇ ਬੇਨਤੀ ਪੱਤਰ ਲਿਖਕੇ ਹਜ਼ੂਰ ਦੇ 
ਚਰਨਾਂ ਵਿਚ ਭੇਜਿਆ ਕਿ ਗਰੀਬ ਨਿਵਾਜ਼ ਜੀਉ! ਅਸੀਂ 
ਇਸ ਮਰਯਾਦਾ ਅਨੁਸਾਰ ਪੰਜ ਅਖੰਡ ਪਾਠਾਂ ਦੇ ਭੋਗ ਪਾਏ 
ਹਨ। ਸਤਿਗੁਰੂ ਰਾਮ ਸਿੰਘ ਜੀ ਨੇ ਇਸ ਸੁਭਾਗ ਜੋੜੀ ਦੇ 
ਹੱਥ ਅਖੰਡ ਪਾਠ ਦੀ ਮਰਯਾਦਾ ਲਿਖ ਕੇ ਭੇਜੀ ਇਸ ਵਿਧੀ 
ਨਾਲ ਅਖੰਡ ਪਾਠ ਕੀਤੇ ਜਾਣ। ਅਖੰਡ ਪਾਠ ਵਿਚ 14 
ਸਿੰਘ (ਜੋ ਧੂਪ ਦੇ ਨਾਲ ਜਪੁ ਸਾਹਿਬ ਦਾ ਪਾਠ ਕਰਨਗੇ) ਦੋ 
ਲਾਂਗਰੀ, ਦੋ ਪਹਿਰੂ। ਧੂਪ, ਦੀਪ, ਕੁੰਭ ਨਾਰੀਅਲ ਆਦਿਕ 
ਸਮੱਗਰੀ ਰੱਖ ਕੇ '੧੪" `ਤੋਂ ਅਠਾਰਹ ਦਸ ਬੀਸ' ਤੱਕ 
ਸਤਿਜੁਗ 


5।। 58000 9800 500। । €0) 


ਨਿਰਵਿਘਨ ਪਾਠ ਕੀਤਾ ਜਾਵੇ। ਯਾਦ ਰਹੇ ਕਿ ਇਹ ਉਹੀ 
ਮਰਯਾਦਾ ਹੈ ਜੋ ਅੱਜ ਤੱਕ ਨਾਮਧਾਰੀ ਪੰਥ ਵਿਚ 
ਪ੍ਰਚਲਿਤ ਹੈ। ਇਹ ਸਿੱਖ ਪੰਥ ਵਿਚ ਹੋਣ ਵਾਲੇ ਪਹਿਲੇ 
ਅਖੰਡ ਪਾਠ ਹਨ। ਇਸ ਉਪਰੰਤ ਸਾਧਾਰਨ ਪਾਠ ਅਤੇ 
ਵਰਨੀ ਦੀ ਮਰਿਆਦਾ ਵੀ ਲਿਖ ਕੇ ਭੇਜੀ। ਭਗੌਤੀਆਂ ਦੇ 
ਪਾਠ ਕਰਨ ਦਾ ਵੀ ਹੁਕਮ ਦਿੱਤਾ। 

ਇਹਨਾ ਹੀ ਦਿਨਾਂ ਵਿਚ ਬਾਬਾ ਦਰਬਾਰਾ ਸਿੰਘ ਜੀ 
ਰਾਏ ਪੁਰ ਵਾਲੇ ਸ੍ਰੀ ਭੈਣੀ ਸਾਹਿਬ ਆ ਕੇ ਰਹਿਣ ਲੱਗੇ। 
ਮਹਾਰਾਜ ਜੀ ਨੇ ਆਪ ਨੂੰ ਮਹੰਤ ਥਾਪਿਆ। ਜਿਥੇ ਦਾਨ 
ਸਿੰਘ ਦੇ ਨਾਲ ਆਪ ਨੂੰ ਡੇਰੇ ਦੀ ਮੁਖਤਿਆਰੀ ਦਿੱਤੀ, ਨਾਲ 
ਹੀ ਸਰਕਾਰੇ ਦਰਬਾਰੇ ਪੈਣ ਵਾਲੇ ਕੰਮਾਂ ਦਾ ਜ਼ਿੰਮਾ ਦਿੱਤਾ। 
ਬਾਬਾ ਦਰਬਾਰਾ ਸਿੰਘ ਜੀ, ਮਹਾਰਾਜ ਬੁੱਧ ਸਿੰਘ ਜੀ ਦੇ 
ਹੁਕਮ ਅਨੁਸਾਰ ਸ੍ਰੀ ਸਤਿਗੁਰੂ ਰਾਮ ਸਿੰਘ ਜੀ ਦਾ ਦਰਸ਼ਨ 
ਕਰਨ ਰੰਗੂਨ ਗਏ। ਇੱਥੇ ਇਹ ਗੱਲ ਵੀ ਧਿਆਨ ਦੇਣ ਯੋਗ 
ਹੈ ਕਿ ਬੇਸ਼ੱਕ ਬਾਬਾ ਹਰਨਾਮ ਸਿੰਘ ਜੀ ਅਤੇ ਮਾਈ ਚੰਦੋ ਨੇ 
ਰੰਗੂਨ ਜਾਣ ਲਈ ਤਿਆਰੀ ਪਹਿਲਾਂ ਕੀਤੀ ਸੀ, ਪਰ ਗਏ 
ਬਾਬਾ ਦਰਬਾਰਾ ਸਿੰਘ ਜੀ ਪਹਿਲਾਂ ਸਨ। ਸ੍ਰੀ ਸਤਿਗੁਰੂ ਜੀ 
ਨੇ ਆਪਣੇ ਪਿਆਰੇ ਸਿੱਖ ਨੂੰ ਜਿਥੇ ਮਨਮੋਹਣੇ ਦਰਸ਼ਨ ਨਾਲ 
ਵਿਚ ਮਹਾਰਾਜ ਜੀ ਵਾਸਤੇ ਹੁਕਮ ਕੀਤਾ, ਅੱਜ ਤੋਂ ਇਸ ਦਾ 
ਨਾਮ ਹਰੀ ਸਿੰਘ ਹੋਇਆ। ਸੰਗਤ ਨੂੰ ਹਰੀ ਰੱਖੇਗਾ। ਇਸਨੂੰ 
ਸਿਰ ਕਰਤਾ ਜਾਨਣਾ। ਏਸ ਦੇ ਧੱਕੇ ਨੂੰ ਮੈਂ ਨਹੀਂ ਬਖਸ਼ਾਂਗਾ, 
ਮੇਰੇ ਧੱਕੇ ਨੂੰ ਇਹ ਬਖਸ਼ ਲਵੇਗਾ। ਜੋ ਇਸ ਮੂਰਤੀ ਨੂੰ ਮੇਰੇ 
ਸਮਾਨ ਜਾਣੇਗਾ, ਸੋ ਮੈਨੂੰ ਭੀ ਜਾਣੇਗਾ। ਜੋ ਏਨਾ ਕੋ ਮੇਰੇ 
ਸਮਾਨ ਨ ਜਾਣੇਗਾ, ਸੋ ਸੱਤ ਜਨਮ ਕੁਸ਼ਟੀ ਰਹੇਗਾ। ” 

ਬਾਬਾ ਜੀ ਨਾਲ ਬਚਨ ਕਰਦਿਆਂ ਪਾਤਸ਼ਾਹ ਜੀ 
ਫ਼ੁਰਮਾਇਆ ਕਿ ਸੰਗਤ ਕਹਿੰਦੀ ਹੁੰਦੀ ਸੀ ਕਿ ਚਰਨ 
ਪਾਉ। ਉਦੋਂ ਤੇ ਕਹਿਣ ਦੀਆਂ ਗੱਲਾਂ ਸਨ, ਹੁਣ ਕਰੋ ਮੇਰੇ 
ਨਮਿਤ ਜਿਸ ਕਰਨਾ ਹੈ, ਹੁਣ ਕਰਨ ਦਾ ਸਮਾਂ ਹੈ। ਸ੍ਰੀ ਗ੍ਰੰਥ 
ਸਾਹਿਬ ਜੀ ਦੇ ਸਾਧਾਰਨ ਅਤੇ ਅਖੰਡ ਪਾਠਾਂ ਦੇ ਭੋਗ ਪਾਓ । 
ਜਾਵੇ , ਜਿੰਨਾਂ ਚਿਰ ਅਸੀਂ ਵਾਪਿਸ ਨਹੀਂ ਆਉਂਦੇ। 

ਹੁਣ ਸ੍ਰੀ ਸਤਿਗੁਰੂ ਜੀ ਦੀ ਦੱਸੀ ਹੋਈ ਮਰਯਾਦਾ 
ਅਨੁਸਾਰ ਗੁਪਤ ਰੂਪ ਵਿਚ ਪਾਨਾਂ ਦੇ ਭੋਗ ਪੈਣ ਲੱਗੇ। ਸ੍ਰੀ 
ਸਤਿਗੁਰੂ ਜੀ ਨੇ ਭੈਣੀ ਸਾਹਿਬ ਹੁੰਦਿਆਂ ਲੰਗਰ ਦੇ ਨਾਲ 
ਅਖੰਡ ਪਾਠਾਂ ਵਾਲੀ ਕੋਠੜੀ ਬਣਾਈ ਸੀ ਤੇ ਇਸ ਦਾ 
ਦਰਵਾਜਾ ਲਹਿੰਦੇ ਵੱਲ ਲੋਹ ਦੇ ਕੋਲ ਰੱਖਿਆ ਸੀ। ਸੁਜਾਨ 


ਸਤੰਬਰ 2023 


੧3101੧੧15॥0060181.60।। 


ਸਿੰਘ ਲਾਂਗਰੀ ਨੇ ਦਰਵਾਜ਼ਾ ਇੱਥੋਂ ਬੰਦ ਕਰਕੇ ਦੂਜੇ ਪਾਸੇ 
ਕਰਨਾ ਚਾਹਿਆ। ਗੁਰੂ ਹਰੀ ਸਿੰਘ ਜੀ ਨੇ, ਜੋ ਲੰਗਰ ਦਾ 
ਥੜ੍ਹਾ ਅੱਗੇ ਵਧਾਇਆ ਸੀ, ਆਪ ਕਹੀ ਲੈ ਕੇ ਥੜ੍ਹਾ ਕੱਟ ਕੇ 
ਦੁਬਾਰਾ ਦਰਵਾਜ਼ਾ ਪਹਿਲੀ ਜਗ੍ਹਾ ਹੀ ਕਰ ਦਿੱਤਾ। ਇਹ 
ਜਾਣੀ ਜਾਣ ਸਤਿਗੁਰੂ ਜੀ ਦੀ ਦੂਰ ਅੰਦੇਸੀ ਸੀ ਕਿ ਇੱਥੇ 
ਗੁਪਤ ਪਾਠ ਹੋਣਗੇ। ਹੁਣ ਭਾਵੇਂ ਸਖ਼ਤੀਆਂ ਦਾ ਬਹੁਤ ਜ਼ੋਰ 
ਸੀ। ਪੁਲੀਸ ਦੇ ਛੇ ਆਦਮੀ (ਇਕ ਹੌਲਦਾਰ, ਇਕ ਮੁਨਸ਼ੀ, 
ਚਾਰ ਸਿਪਾਹੀ) ਡਿਓਡੀ ਵਿਚ ਬੈਠੇ ਰਹਿੰਦੇ। ਕਾਣਾ 
ਹੌਲਦਾਰ ਜੁੱਤੀ ਪਛਾਂਣ ਲੈਂਦਾ ਸੀ ਕਿ ਇਹ ਡੇਰੇ ਦੇ ਆਦਮੀ 
ਦੀ ਹੈ ਜਾਂ ਬਾਹਰੋਂ ਆਏ ਦੀ। ਦੂਰ ਦੁਰਾਡਿਓਂ' ਗੁਰੂ ਦਰਸ਼ਨ 
ਦੀ ਲਾਲਸਾ ਲੈ ਕੇ ਆਏ ਸਿੰਘਾਂ ਨੂੰ ਪ੍ਰਸ਼ਾਦਾ ਦੇਣ ਦੀ ਵੀ 
ਮਨਾਹੀ ਸੀ। ਹੋਰ ਕਿਸੇ ਰਾਹੀ ਨੂੰ ਤਾਂ ਭਾਵੇਂ ਪ੍ਰਸ਼ਾਦਾ ਮਿਲ 
ਜਾਵੇ ਪਰ ਕੋਈ ਨਾਮਧਾਰੀ ਸਿੰਘ ਜੇ ਆਣ ਕੇ ਪ੍ਰਸ਼ਾਦੇ ਦੀ 
ਮਾਰ ਕੇ ਪਿੰਡ ਦੀ ਪਟੜੀ ਤੋਂ ਬਾਹਰ ਕੱਢ ਦਿੱਤਾ ਜਾਂਦਾ ਅਤੇ 
ਦੁਬਾਰਾ ਆਉਂਣ ਤੇ ਸਜ਼ਾ ਦੀ ਧਮਕੀ ਵੀ ਦਿੱਤੀ ਜਾਂਦੀ । ਗੁਰੂ 
ਹਰੀ ਸਿੰਘ ਜੀ ਬਾਹਰ ਬੈਠੇ ਭੁੱਖਣ ਭਾਣੇ ਸਿੰਘਾਂ ਨੂੰ ਜਾ 
ਦਰਸ਼ਨ ਦਿੰਦੇ, ਦੁੱਖ-ਸੁੱਖ ਸੁਣਦੇ ਅਤੇ ਧਰਵਾਸ ਦਿੰਦੇ। 
ਕਿਸੇ ਬਾਹਰੋਂ ਆਏ ਸਿੱਖ ਨੂੰ ਖੜ੍ਹੋਨ ਵੀ ਨਾ ਦਿੱਤਾ ਜਾਂਦਾ। 
ਗੁਰੂ ਜੀ ਜੰਗਲ ਜਾਣ ਦੇ ਬਹਾਨੇ ਸ਼ਰਦਾਈ ਦਾ ਗੜਵਾ ਭਰ 
ਲਿਜਾਂਦੇ, ਸਿੰਘਾਂ ਨੂੰ ਛਕਾ ਕੇ ਧੀਰਜ ਦੇ ਕੇ ਤੋਰਦੇ। ਡੇਰੇ ਦੇ 
ਸਿੰਘ ਵੀ ਕਦੇ ਬਾਹਰ ਕੂੜਾ ਸੁੱਟਣ ਦੇ ਬਹਾਨੇ ਚੋਰੀ ਛਿਪੇ 
ਪ੍ਰਸ਼ਾਦਾ ਪਹੁੰਚਾ ਆਉਂਦੇ । ਜੇ ਕੋਈ ਸਿੰਘਾਂ ਨੂੰ ਪ੍ਰਸ਼ਾਦਾ ਦਿੰਦਾ 
ਫੜ੍ਹਿਆ ਜਾਂਦਾ ਤਾਂ ਉਸਨੂੰ ਥਾਣੇ ਭੇਜਿਆ ਜਾਂਦਾ। ਸਿੰਘਾਂ ਨੇ 
ਪਾਣੀ ਦਾ ਆਸਰਾ ਤੱਕ ਕੇ ਰਾਤ ਰੇਤ ਦੇ ਬਿਸਤਰੇ ਤੇ ਗੁਜ਼ਾਰ 
ਲੈਣੀ। ਬਾਰਸ਼ਾਂ ਤੇ ਹਨੇਰੀਆਂ ਸਿਰਾਂ ਤੇ ਸਹਾਰਨੀਆਂ। 
ਦੀ ਆਗਿਆ ਦਿੰਦੀ ਸੀ, ਬਾਕੀਆਂ ਨੂੰ ਆਪਣੀ ਵਾਰੀ ਦੀ 
ਉਡੀਕ ਵਿਚ ਲੁੱਕ ਛਿਪ ਕੇ ਰਹਿਣਾ ਪੈਂਦਾ, ਲਾਗਲੇ ਪਿੰਡਾਂ 
ਵਾਲੇ ਵੀ ਆਪਣੇ ਪਿੰਡਾਂ `ਚ ਨਾ ਵੜ੍ਹਨ ਦਿੰਦੇ। ਪਰ ਧੰਨ ਸਨ 
ਉਹ ਸਿਖ ਜੋ ਧੁੱਪਾਂ, ਠੰਡਾਂ, ਮੀਂਹ ਹਨੇਰੀਆਂ ਅਤੇ ਭੁੱਖ- 
ਪਿਆਸ ਦੇ ਦੁੱਖਾਂ ਨੂੰ ਸਿਰ ਤੇ ਸਹਿ ਕੇ ਪਤੰਗਿਆਂ ਵਾਂਗ ਗੁਰੂ 
ਖਿੱਚੇ ਚੱਲੇ ਆਉਂਦੇ । 

ਹੁਣ ਤੱਕ ਲਿਖੇ ਸਿੰਘਾਂ ਤੋਂ ਬਿਨਾਂ ਪੈਂਤੀ ਦੇ ਕਰੀਬ 
ਸਿੰਘ ਚੋਰੀ ਗੁਰਦੁਆਰੇ ਦੇ ਵਿਚ ਰਹਿਣ ਲੱਗੇ। ਲੰਗਰ ਵਾਲੀ 
ਸਤਿਜੁਗ 


5।। 58000 9800 500। । €0) 


ਕੋਠੜੀ ਵਿਚ ਗੁਪਤ ਭੋਗ ਪੈਣ ਲੱਗੇ। ਸਿੰਘਾਂ ਨੇ ਹਨੇਰੇ ਹਨੇਰੇ 
ਡੇਰੇ ਦੇ ਸਿੰਘਾਂ ਨਾਲ ਜੰਗਲ ਮੈਦਾਨ ਹੋ ਆਉਣਾ। ਜੇ ਕਿਸੇ 
ਸਿੰਘ ਨੂੰ ਦਿਨ ਵੇਲੇ ਜੰਗਲ ਦੀ ਹਾਜਤ ਹੋ ਜਾਣੀ ਤਾਂ ਗਲੀ 
ਵਾਲੀ ਕੰਧ ਦੇ ਨਾਲ ਪਖ਼ਾਨਾ ਬਣਾਇਆ ਹੋਇਆ ਸੀ ਉੱਥੇ 
ਅੰਦਰੇ ਹੀ ਬੈਠ ਲੈਣਾ ਤਾਂ ਮਾਈ ਉੱਤਮੀ ਨੇ ਕੂੜੇ ਵਾਲੇ ਟੋਕਰੇ 
ਵਿਚ ਪਾ ਕੇ ਬਾਹਰ ਸੁੱਟ ਆਉਂਣਾ। ਸ੍ਰੀ ਸਤਿਗੁਰੂ ਹਰੀ 
ਸਿੰਘ ਜੀ ਦੇ ਹੁਕਮ ਅਨੁਸਾਰ ਸ੍ਰੀ ਸਤਿਗੁਰੂ ਰਾਮ ਸਿੰਘ ਜੀ 
ਦੇ ਦਰਸ਼ਨਾਂ ਨਮਿਤ 1875 ਈ: ਵਿੱਚ 101 ਅਖੰਡ ਪਾਠ ਦਾ 
ਸੰਕਲਪ ਕਰ ਕੇ ਪਾਠ ਸ਼ੁਰੂ ਕਰ ਦਿੱਤੇ ਗਏ । 
ਸ੍ਰੀ ਭੈਣੀ ਸਾਹਿਬ ਵਿਚ ਹੋ ਰਹੇ ਅਖੰਡ ਪਾਠਾਂ ਦੀ 
ਸੋਅ ਸੁਣ ਕੇ ਸੰਗਤਾਂ ਨੇ ਆਪਣੇ ਘਰਾਂ ਵਿਚ ਵੀ ਅਖੰਡ ਅਤੇ 
ਸਾਧਾਰਨ ਪਾਠ ਕਰਨੇ ਆਰੰਭ ਕੀਤੇ। ਇਸ ਵਾਸਤੇ 
ਸਰਕਾਰ ਕੋਲੋਂ ਇਜਾਜ਼ਤ ਲੈਣੀ ਪੈਂਦੀ ਸੀ। ਬਹੁਤ ਵਾਰੀ 
ਸਰਕਾਰ ਇਜਾਜ਼ਤ ਹੀ ਨਾ ਦਿੰਦੀ। ਕਈ ਵਾਰ ਇਜਾਜ਼ਤ ਦੇ 
ਕੇ ਮੁੱਕਰ ਜਾਂਦੀ ਅਤੇ ਕਈ ਵਾਰ ਕੋਈ ਨਾ ਕੋਈ ਬਹਾਨਾ 
ਲੱਭ ਕੇ ਸਜ਼ਾਵਾਂ ਵੀ ਦਿੰਦੀ। ਲੁਧਿਆਣੇ ਜਿਲੇ ਦੇ ਪਿੰਡ 
ਲੋਹਗੜ੍ਹ ਥਾਣਾ ਡੇਹਲੋਂ ਵਿਚ ਗੁਰੂ ਚਰਨਾਂ ਦੇ ਭੋਰੇ ਨਾਮ 
ਰਸੀਏ ਗੁਰਮੁਖ ਪਿਆਰੇ ਸੰਤ ਅਤਰ ਸਿੰਘ ਜੀ ਰਹਿੰਦੇ 
ਸਨ। ਇਹਨਾਂ ਦੇ ਵੱਡੇ ਭਾਈ ਸੰਤ ਦੇਵਾ ਸਿੰਘ ਜੀ 
ਮਲੇਰਕੋਟਲੇ ਦੇ ਸਾਕੇ ਵਿਚ ਜਾਮੇ ਸ਼ਹਾਦਤ ਪੀ ਚੁੱਕੇ 
ਸਨ। ਸੰਤ ਅਤਰ ਸਿੰਘ ਜੀ ਨੇ ਆਪਣੇ ਪੁੱਤਰ ਦੇ ਜਨਮ ਦੀ 
ਇਜਾਜ਼ਤ ਲਈ। ਗੁਰਬਾਣੀ ਅਤੇ ਗੁਰੂ ਚਰਨਾਂ ਦੇ ਆਸ਼ਕ 
ਮਹਾਤਮਾ ਉਹਨਾਂ ਦੇ ਸੱਦੇ ਤੇ ਉਹਨਾਂ ਦੇ ਘਰ ਪਹੁੰਚ ਗਏ। 
ਹਾਲੇ ਇਕ ਅਖੰਡ ਪਾਠ ਦਾ ਵੀ ਭੋਗ ਨਹੀਂ ਸੀ ਪਿਆ ਕਿ 
ਮੁਖ਼ਬਰਾਂ ਦੀ ਦਿੱਤੀ ਸੂਚਨਾ ਦੇ ਆਧਾਰ `ਤੇ ਡੇਹਲੌਂ ਥਾਣੇ ਦਾ 
ਥਾਣੇਦਾਰ ਮਾਨ ਸਿੰਘ ਆਲੂਵਾਲੀਆ ਪਾਠ ਵਾਲੇ ਘਰ ਪਹੁੰਚ 
ਗਿਆ। ਬਾਦ ਵਿਚ ਪੁਲਿਸ ਕਪਤਾਨ ਬਾਰਬਟਨ ਖ਼ੁਦ ਉਥੇ 
ਪਹੁੰਚਿਆ ਤੇ ਸਾਰੇ ਸਿੰਘਾਂ ਨੂੰ ਗ੍ਰਿਫਤਾਰ ਕਰ ਲਿਆ 
ਗਿਆ। ਬਿਨਾ ਕਿਸੇ ਦਲੀਲ, ਅਪੀਲ ਜਾਂ ਵਕੀਲ ਤੋਂ ਸਾਰੇ 
ਸਿੰਘਾਂ ਦਾ ਵੇਰਵਾ ਇਸ ਪ੍ਰਕਾਰ ਹੈ- 
1. ਸੰਤ ਅਤਰ ਸਿੰਘ ਜੀ (ਪਾਠ ਕਰਵਾਉਣ ਵਾਲੇ)- 
ਪੰਜ ਸਾਲ ਸਖ਼ਤ ਕੈਦ 500 ਰੁਪਏ ਜੁਰਮਾਨਾ 
2. ਹਰਨਾਮ ਸਿੰਘ ਜੀ ਗ੍ਰੰਥੀ- 2 ਸਾਲ ਸਖ਼ਤ ਕੈਦ 
ਅਤੇ 300 ਰੁਪਏ ਜੁਰਮਾਨਾ 
3. ਸੰਤ ਸਾਹਿਬ ਸਿੰਘ ਜੀ ਭੰਮਾਬੱਦੀ- 2 ਸਾਲ ਸਖ਼ਤ 


ਸਤੰਬਰ 2023 


੧3101੧੧15॥0060181.60।। 


ਕੈਦ ਅਤੇ 300 ਰੁਪਏ ਜੁਰਮਾਨਾ 


4. 


ਸੰਤ ਝਾਬਾ ਸਿੰਘ ਜੀ ਖੇੜਾ- 2 ਸਾਲ ਸਖ਼ਤ ਕੈਦ 
ਅਤੇ 300 ਰੁਪਏ ਜੁਰਮਾਨਾ 
ਸੰਤ ਕਾਹਨ ਸਿੰਘ ਜੀ ਪੱਦੀ- 2 ਸਾਲ ਸਖ਼ਤ ਕੈਦ 
ਅਤੇ 300 ਰੁਪਏ ਜੁਰਮਾਨਾ 


. ਸੰਤ ਰਾਏ ਸਿੰਘ ਜੀ ਗ੍ਰੰਥੀ- ਡੇਢ ਸਾਲ ਸਖ਼ਤ ਕੈਦ 


ਅਤੇ 100 ਰੁਪਏ ਜੁਰਮਾਨਾ 
ਸੰਤ ਮਤਾਬ ਸਿੰਘ ਜੀ- ਡੇਢ ਸਾਲ ਸਖ਼ਤ ਕੈਦ 


- ਸੰਤ ਹੀਰਾ ਸਿੰਘ ਜੀ ਟਿੱਕਾ ਮੁੰਡੀਆਂ-1 ਸਾਲ 


=੩ 
ਸਖ਼ਤ ਕਦ 


. ਸੰਤ ਚੜਤ ਸਿੰਘ ਜੀ ਮਹਿਮਾ ਸਿੰਘ ਵਾਲਾ- 9 


ਮਹੀਨੇ ਸਖ਼ਤ ਕੈਦ 


. ਸੰਤ ਵਸਾਵਾ ਸਿੰਘ ਜੀ ਸਿਆੜ੍ਹ- 6 ਮਹੀਨੇ ਸਖ਼ਤ 


੨੩੩ ਸਿਘ ੫ 
ਕੈਦ ਅਤੇ 50 ਰੁਪਏ ਜੁਰਮਾਨਾ 


. ਸੰਤ ਲਾਲ ਸਿੰਘ ਜੀ ਸਿਆੜ੍ਹ- 6 ਮਹੀਨੇ ਸਖ਼ਤ 


੨੩ ੨ ੩ 
ਕੈਦ ਅਤੇ 50 ਰੁਪਏ ਜੁਰਮਾਨਾ 


. ਸੰਤ ਅਮਰ ਸਿੰਘ ਜੀ ਸਿਆੜ੍ਹ- 6 ਮਹੀਨੇ ਸਖ਼ਤ 


੨੩ ੨ < 
ਕੈਦ ਅਤੇ 50 ਰੁਪਏ ਜੁਰਮਾਨਾ 


. ਸੰਤ ਜੀਵਾ ਸਿੰਘ ਜੀ ਰੁੜਕਾ- 6 ਮਹੀਨੇ ਸਖ਼ਤ 


ਕਦ 


. ਸੰਤ ਕਾਹਨ ਸਿੰਘ ਰੁੜਕਾ- 6 ਮਹੀਨੇ ਸਖ਼ਤ ਕੈਦ 
. ਸੰਤ ਚੜਤ ਸਿੰਘ ਜੀ ਰੁੜਕਾ- 6 ਮਹੀਨੇ ਸਖ਼ਤ 


=੩ 


ਕਦ 


- ਸੂਬਾ ਚੈਨ ਸਿੰਘ ਜੀ ਭੁੱਟਾ- 6 ਮਹੀਨੇ ਸਖ਼ਤ ਕੈਦ 
. ਸੰਤ ਬੂਟਾ ਸਿੰਘ ਜੀ ਗੁੱਜਰਵਾਲ- 3 ਮਹੀਨੇ ਸਖ਼ਤ 


=੩ 


ਕਦ 


. ਸੰਤ ਹਜਾਰਾ ਸਿੰਘ ਜੀ ਗੁੱਜਰਵਾਲ- 3 ਮਹੀਨੇ 


=੩ 
ਸਖ਼ਤ ਕਦ 


. ਸੰਤ ਸਰਦਾਰਾ ਸਿੰਘ ਜੀ ਗੁੱਜਰਵਾਲ- 3 ਮਹੀਨੇ 


ਸਖ਼ਤ ਕੈਦ 
. ਸੰਤ ਜੀਵਨ ਸਿੰਘ ਜੀ ਗੁੱਜਰਵਾਲ- 3 ਮਹੀਨੇ 
ਸਖ਼ਤ ਕੈਦ 


. ਸੰਤ ਖੇਮ ਸਿੰਘ ਜੀ ਗੁੱਜਰਵਾਲ- 3 ਮਹੀਨੇ ਸਖ਼ਤ 


=੩ 


ਕੈਦ 
. ਸੰਤ ਗੱਜਾ ਸਿੰਘ ਜੀ ਗੁੱਜਰਵਾਲ- 3 ਮਹੀਨੇ ਸਖਤ 
੨੩ 


ਕਦ 


3. ਸੰਤ ਖਜਾਨ ਸਿੰਘ ਜੀ ਗੁੱਜਰਵਾਲ- 3 ਮਹੀਨੇ 


5।। 58000 9800 500। । €0) 


ਸਖ਼ਤ ਕੈਦ 
24. ਸੰਤ ਚੈਨ ਸਿੰਘ ਜੀ ਗੁੱਜਰਵਾਲ- 3 ਮਹੀਨੇ ਸਖ਼ਤ 
ਕੈਦ 
25. ਸੰਤ ਬਦਨ ਸਿੰਘ ਜੀ- 2 ਮਹੀਨੇ ਸਖ਼ਤ ਕੈਦ 
26. ਸੰਤ ਬਚਿਤ੍ਰ ਸਿੰਘ ਜੀ ਮੁੰਡੀਆਂ- 500 ਰੁਪਏ ਦੀ 
ਘੋੜੀ ਜਬਤ ਅਤੇ 50 ਰੁਪਏ ਜੁਰਮਾਨਾ 
ਹੌਲੀ-ਹੌਲੀ ਡੇਰੇ ਅੰਦਰ ਸਿੰਘਾਂ ਦੀ 
ਗਿਣਤੀ ਵਧਣ ਲੱਗੀ। ਪੰਜਾਹ ਕੁ ਸਿੰਘ ਅੰਦਰ ਰਹਿ ਕੇ 
ਗੁਪਤ ਅਖੰਡ ਪਾਠ ਕਰਨ ਲੱਗੇ। ਦੋ ਪਾਵਨ ਬੀੜਾਂ ਦਾ 
ਪ੍ਰਕਾਸ਼ ਕੀਤਾ ਗਿਆ। ਡੇਰੇ ਦੀ ਪਿਛਲੇ ਪਾਸੇ ਦੀ ਕੰਧ 
ਲਹਿਣਾ ਸਿੰਘ ਨਾਲ ਲੱਗਦੀ ਸੀ, ਸਿੰਘਾਂ ਨੇ ਕੰਧ ਟੱਪ ਕੇ 
ਬਾਹਰ ਅੰਦਰ ਵੀ ਹੋ ਆਉਣਾ। ਬਿਹੰਗਮ ਸਾਧੂ ਵੀ ਸੰਗਤ 
ਵਿਚ ਵਿਚਰਣ ਲੱਗੇ। ਘਰ-ਘਰ ਵਿਚ ਗੁਰਬਾਣੀ ਨਾਦ 
ਗੂੰਜਣ ਲੱਗਾ। ਧਰਮ ਦੀਆਂ ਜੜ੍ਹਾਂ ਵਿਚ ਅੰਮ੍ਰਿਤ ਪੈਣ ਲੱਗਾ। 
1931 ਬ੍ਰਿ: (1875 ਈ.) ਤੋਂ ਬਾਅਦ ਹਰ ਸਾਲ ਗੁਰਦੁਆਰੇ 
ਅੰਦਰ 101 ਅਖੰਡ ਪਾਠਾਂ ਦਾ ਭੋਗ ਪੈਣ ਲੱਗਾ। ਬਾਹਰ 
ਰਹਿਣ ਕਰਕੇ 1933 ਬ੍ਰਿ: (1876 ਈ:) ਵਿਚ ਲੰਗਰ ਦੇ 
ਅੰਦਰ ਖੂਹੀ ਲਾਈ ਗਈ। ਉਸ ਵੇਲੇ ਪਾਠਾਂ ਦੀ ਸੇਵਾ ਕਰਨ 
ਵਾਲੇ ਕੁਝ ਸਿਰਲੱਥ ਸੂਰਮੇ ਪਾਠੀ ਸਿੰਘਾਂ ਦੇ ਨਾਵਾਂ ਦਾ ਵੇਰਵਾ 
ਸੰਤ ਸੰਤੋਖ ਸਿੰਘ ਜੀ ਬਾਹੋਵਾਲ ਇਸ ਤਰ੍ਹਾਂ ਦਿੰਦੇ ਹਨ:-- 
1. _ ਸ੍ਰੀ ਸਤਿਗੁਰੂ ਰਾਮ ਸਿੰਘ ਜੀ ਦਾ ਦੋਹਤਾ ਬਸੰਤ 
ਸਿੰਘ 
2 ਸੰਤ ਬੀਰ ਸਿੰਘ ਜੀ ਸਿਆੜ੍ਹ 
3. __ ਗੁਰੂ ਹਰੀ ਸਿੰਘ ਜੀ ਦਾ ਦੋਹਤਾ ਨਰੈਣ ਸਿੰਘ 
4. ਸੰਤ ਧੰਨਾ ਸਿੰਘ ਜੀ ਗੁੰਮਟੀ 
5 ਸੰਤ ਹਰਨਾਮ ਸਿੰਘ ਜੀ ਭੰਮਾਬੱਦੀ 
6. ਸੰਤ ਹੀਰਾ ਸਿੰਘ ਜੀ ਮੁੰਡੀਆਂ 
ਨ ਸੰਤ ਘਨ੍ਹਈਆ ਸਿੰਘ ਜੀ ਬਿਲਗਾ 
8 ਮਹੰਤ ਗੁਰਦਿੱਤ ਸਿੰਘ ਜੀ ਮੋਰੋਂ 
ਪਿਆ ਸੀ। ਜਿੱਥੇ ਪਿੰਡ ਅਤੇ ਲਾਗਲੇ ਪਿੰਡਾਂ ਦੇ ਨੰਬਰਦਾਰ 
ਹੱਥ ਧੋ ਕੇ ਪੰਥ ਦੇ ਪਿੱਛੇ ਪਏ ਹੋਏ ਸਨ ਉੱਥੇ ਕੁੱਝ ਮੁਖ਼ਬਰ 
ਡੇਰੇ ਵਿਚ ਰਹਿ ਕੇ ਸਭ ਸਹੂਲਤਾਂ ਗੁਰੂ-ਘਰੋਂ ਪ੍ਰਾਪਤ ਕਰਦੇ 
ਹੋਏ ਵੀ ਸਰਕਾਰ ਪਾਸੋ ਤਨਖ਼ਾਹ ਲੈ ਕੇ ਜਸੂਸੀਆਂ ਕਰਦੇ 
ਸਨ। ਸੰਤ ਬਾਹੋਵਾਲ ਜੀ ਨੇ ਸਤਿਗੁਰੂ ਬਿਲਾਸ ਭਾਗ 2 ਵਿਚ 


ਸਤੰਬਰ 2023 


੧3101੧15॥0060181.60।। 


ਕਈ ਘਟਨਾਵਾਂ ਨੋਟ ਕੀਤੀਆਂ ਹਨ। ਗੁਪਤ ਪਾਠ ਦੇ 
ਬਾਈ ਭੋਗ ਪਾਏ ਤੇ ਸਾਰੰਗ ਰਾਗ ਵਿਚ ਪਾਠ ਸੀ, ਲਹਿਣਾ 
ਸਿੰਘ ਨੇ ਖਵਰ ਦਿੱਤੀ ਕਿ ਮੁਕਬਲ ਥਾਣੇਦਾਰ ਚਾੜ੍ਹ ਲੈ 
ਆਵੇਗਾ। ਜਾਂ ਥਾਣੇਦਾਰ ਆਇਆ, ਤੁਕ ਦੂਏ ਅਸਵਾਰੇ 
ਪਰ ਲਈ ਰੱਖੀ। ਚੁਬਾਰੇ ਵਿਚ ਪਾਠ ਬੰਦ ਕਰ ਦੀਆ। 
ਸਿੰਘ ਕੁਝ ਗੁਫ਼ਾ ਵਿਚ ਆਸੇ ਪਾਸੇ ਹੋ ਗਏ। ਜਾਂ ਦੇਖ ਕੇ 
ਚਲਾ ਗਿਆ ਥਾਣੇਦਾਰ, ਤਾਂ ਦੋ ਅਸਵਾਰੇ ਸਾਹਿਬ ਧਰ ਕੇ 
ਪਾਠ ਪੂਰਾ ਕੀਤਾ। ਸਿੰਘਾਂ ਨੇ ਰਾਤ ਲਾਟੋਂ ਕੀ ਢੱਕੀ ਮੇ 
ਕੱਟੀ। 

ਗੁਰੂ ਹਰੀ ਸਿੰਘ ਜੀ ਕੋ ਆਪਣੇ ਆਦਮੀ ਨੇ ਖਵਰ 
ਦਿੱਤੀ ਕਿ ਹਾਕਮ ਚੜ੍ਹਕੇ ਆਵੇਗਾ। ਇੱਕ ਪਾਠ ਸੂਹੀ ਮੇਂ 
ਸੀ, ਦੂਆ ਸੋਰਠਿ ਮੇਂ ਸੀ। ਬਚਨ ਹੋਇਆ ਆਠ ਗ੍ਰੰਥ 
ਸਾਹਿਬ ਪ੍ਰਕਾਸ਼ ਕੇ ਰਾਤੋ-ਰਾਤ ਭੋਗ ਪਾਇ ਦੇਓ। ਸੋ ਪਾਇ 
ਦੀਏ । ਹਨੇਰੇ ਹੀ ਸਿੰਘ ਨਿਕਲ ਗਏ ਬਾਹਰ । ” 

“ਹਜਾਰਾ ਸਿੰਘ ਲਾਂਗਰੀ ਥਾ। ਇਕ ਦਿਨ ਮੁਕਬਲ 
ਨੇ ਹੌਲਦਾਰ ਨੂੰ ਕਹਾ ਕੇ ਇਸ ਵਕਤ ਹਜਾਰਾ ਸਿੰਘ ਗੁਰੂ ਜੀ 
ਕਾ ਇਸ਼ਨਾਨ ਕਰਾਉਂਦਾ ਹੈ। ਹੁਨ ਮੌਕਾ ਹੈ ਫੜਨੇ ਕਾ। ਦੋ 
ਸਿਪਾਹੀ ਬਾਹਰ ਖੜੇ ਕੀਤੇ, ਹੋਲਦਾਰ ਅੰਦਰ ਜਾ ਕੇ ਕਹਿਣ 
ਲੱਗਾ ਹੁਣ ਨਹੀਂ ਜਾਣ ਦੇਵਾਂਗੇ। ਛੱਤ ਉਤੇ ਚੜ੍ਹ ਕੇ ਹਜਾਰਾ 
ਸਿੰਘ ਨੇ ਛਾਲ ਮਾਰੀ ਬਾਹਰ ਨੂੰ ।ਜਾਂ ਸਿਪਾਹੀ ਬਾਹਰ ਨੂੰ 
ਬੜਿਆ। 

ਏਕ ਸਮੇਂ ਦਰਵਾਜੇ ਨਿਕਲਦੇ ਕੋ ਫੜ ਲੀਆ 
ਹਜਾਰਾ ਸਿੰਘ ਕੋ। ਸਾਹਨੇ ਸੇ ਲੁਧਿਆਣੇ ਭੇਜ ਦੀਆ। ਤੀਨ 


ਪਿੰਡ ਚਲੇ ਜਾਓ। ਜੇ ਰਾਮਦਾਸਪੁਰੇ ਗਿਆ ਤਾਂ ਤੁਮਕੋ ਕੈਦ 
ਕਰਾਂਗੇ। ਉਹ ਫੇਰ ਰਾਮਦਾਸਪੁਰੇ ਲੰਗਰ ਮੇ ਆਇ ਹਾਜਰ 
ਹੋਇਆ। 

ਇਕ ਦਿਨ ਕੰਧ ਦੇ ਉੱਪਰ ਚੜ੍ਹਦੇ ਹਜਾਰਾ ਸਿੰਘ ਦੀ 
ਲੱਤ ਫੜ ਲਈ ਤੁਰਕ ਨੇ। ਉਹ ਹੇਠਾਂ ਨੂੰ ਖਿੱਚੇ, ਸਿੰਘ ਉਤੇ ਨੂੰ 
ਖਿਚੇ। ਨਾਲ ਹੀ ਤੁਰਕ ਉਪਰ ਚੁੱਕਿਆ ਗਿਆ। ਤੁਰਕ ਕੇ 
ਹੱਥ ਛੁਟ ਗਏ। ਸਿੰਘ ਇਸ਼ਨਾਨ ਕਰਕੇ ਲੰਗਰ ਮੈ ਆਨ 
ਹਾਜਰ ਹੋਇਆ। ” 

ਜਿਉਂ-ਜਿਉਂ ਸਖ਼ਤੀ ਦਾ ਦੌਰ ਕੁਝ ਮੱਠਾ ਪੈਣ 
ਸਤਿਜੁਗ 


5।। 58000 9800 500। । €0) 


ਲੱਗਾ, ਖਾਲਸੇ ਦਾ ਉਤਸ਼ਾਹ ਹੋਰ ਵੱਧਣ ਲੱਗਾ। ਸੰਗਤ ਵਿਚ 
ਪਾਠਾਂ ਦਾ ਪ੍ਰਵਾਹ ਸ਼ੁਰੂ ਹੋ ਗਿਆ। ਗੁਰੂ ਹਰੀ ਸਿੰਘ ਜੀ ਛੁੱਟੀ 
ਲੈ ਕੇ ਜਨਵਰੀ 1878 ਈ: ਵਿੱਚ ਮੁਕਤਸਰ ਦੀ ਮਾਘੀ ਤੇ 
ਗਏ। ਇਥੇ ਗੁਰੂ ਜੀ ਨੇ ਪੰਜ ਅਖੰਡ ਪਾਠ ਕਰਵਾਏ। ਫਿਰ 
ਅਪ੍ਰੈਲ 1878 ਈ: ਵਿਚ ਦਮਦਮਾ ਸਾਹਿਬ ਵਿਚ ਵੀ ਪੰਜ 
ਅਖੰਡ ਪਾਠ ਕੀਤੇ । 

ਬਾਬਾ ਸਮੁੰਦ ਸਿੰਘ ਜੀ ਅਤੇ ਸੰਗਤ ਨੇ ਰਲ ਕੇ 
ਤਖਤੂ ਪੁਰੇ 101 ਪਾਠ ਕਰਕੇ ਭੋਗ ਪਾਇਆ। ਮੁਕਤਸਰ 
ਅਤੇ ਨਥਾਣੇ ਵੀ ਭੋਗ ਪਾਏ । 

ਅੰਮ੍ਰਿਤਸਰ ਜਿਲ੍ਹੇ ਦੇ ਪਿੰਡ ਘੁੱਕੇਵਾਲੀ ਦੇ ਗੁਰੂ ਕੇ 
ਬਾਗ ਗੁਰਦੁਆਰੇ ਵਿਚ ਸੰਗਤ ਨੇ 101 ਅਖੰਡ ਪਾਠ ਕੀਤੇ । 
ਘਰ-ਘਰ ਵਿੱਚ ਵਰਨੀਆਂ ਹਵਨ ਅਤੇ ਪਾਠ ਹੋਣ ਲੱਗੇ। 

1887 ਈ. ਦੇ ਜੁਲਾਈ ਅਗਸਤ ਮਹੀਨੇ ਵਿੱਚ 
ਬਾਬਾ ਬੁੱਢਾ ਸਿੰਘ ਜੀ ਵਾਂ ਵਾਲਿਆਂ ਨੇ ਜਪੁ ਸਾਹਿਬ ਦੀਆਂ 
ਵਰਨੀਆਂ ਕਰਾਈਆਂ ਜਿਨ੍ਹਾਂ ਵਿੱਚ ਜਪੁ ਸਾਹਿਬ ਦਾ ਸਵਾ 
ਲੱਖ ਪਾਠ ਕੀਤਾ ਗਿਆ। 

-ਜਨਵਰੀ 1895 ਈ: ਵਿੱਚ ਮੁਕਤਸਰ ਸਾਹਿਬ 
ਦੀ ਮਾਘੀ ਤੇ 322 ਪਾਠਾਂ ਦਾ ਭੋਗ ਪਾਇਆ। 

-1897-98 ਈ: ਸ੍ਰ. ਕਰਤਾਰ ਸਿੰਘ ਜੀ ਫਿਲੌਕੇ 
(ਜ਼ਿਲ੍ਹਾ ਗੁਜਰਾਂਵਾਲਾ) ਨੇ ਸ੍ਰੀ ਗੁਰੂ ਹਰੀ ਸਿੰਘ ਜੀ ਦੀ ਹਜ਼ੂਰੀ 
ਵਿੱਚ ਸ੍ਰੀ ਭੈਣੀ ਸਾਹਿਬ ਵਿਖੇ 101 ਪਾਠ ਕਰਵਾਏ । 

-1900 ਈ: ਵਿਚ ਸ੍ਰ. ਕੇਹਰ ਸਿੰਘ ਜੀ ਨੇ ਪਿੰਡ 
ਰਾਏ ਕਾ ਬੁਰਜ (ਜ਼ਿਲ੍ਹਾ ਅੰਮ੍ਰਿਤਸਰ) ਵਿਖੇ ਹੋਲੇ ਦੇ ਪੁਰਬ 
ਸਮੇਂ 101 ਪਾਠਾਂ ਦਾ ਭੋਗ ਪਾਇਆ। 

-1902 ਦੀ ਮਾਘੀ ਸਮੇ ਮੁਕਤਸਰ ਦੀ ਸੰਗਤ 
ਵਲੋਂ ਸ੍ਰੀ ਗੁਰੂ ਜੀ ਦੀ ਹਜ਼ੂਰੀ ਵਿੱਚ ਮੁਕਤਸਰ ਸਾਹਿਬ ਵਿਖੇ 
180 ਪਾਠਾਂ ਦੇ ਭੋਗ ਪਾਏ ਗਏ । 

-1904-05 ਵਿੱਚ ਬਾਬਾ ਬਘੇਲ ਸਿੰਘ ਜੀ 
ਨਾਰਲੀ ਵਾਲਿਆਂ ਸ੍ਰੀ ਭੈਣੀ ਸਾਹਿਬ ਵਿਖੇ 101 ਪਾਠ ਕਰਵਾ 
ਕੇ ਭੋਗ ਪਾਏ । 

-1905 ਈ: ਵਿੱਚ ਮੁਕਤਸਰ ਮਾਘੀ ਤੇ 207 
ਪਾਠਾਂ ਦੇ ਭੋਗ ਪਾਏ ਗਏ । 

-1897 ਈ: ਦੀ ਨਿਮਾਣੀ ਇਕਾਦਜ਼ੀ ਤੇ ਸ੍ਰੀ ਭੈਣੀ 
ਸਾਹਿਬ ਵਿਖੇ 216 ਭੋਗ ਪਾਏ ਗਏ। 

ਸ੍ਰੀ ਸਤਿਗੁਰੂ ਰਾਮ ਸਿੰਘ ਜੀ ਦੇ ਹੁਕਮਨਾਮੇ 
ਅਨੁਸਾਰ ਗੁਰੂ ਹਰੀ ਸਿੰਘ ਜੀ ਨੇ ਬਾਬਾ ਗੋਪਾਲ ਸਿੰਘ ਹੁਰਾਂ 


ਸਤੰਬਰ 2023 


੧3101੧15॥0060181.60।। 


ਪੰਜ ਬਾਣੀਆਂ ਅਤੇ ਪੰਜ ਗ੍ਰੰਥੀ ਦਾ ਸੰਪੂਰਨ ਪਾਠ ਕਰਦੇ 
ਸਨ। ਉੱਥੇ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ 200 ਪੰਨਾ 
ਪਾਠ ਵੀ ਆਪ ਜੀ ਦੇ ਨਿਤਨੇਮ ਵਿੱਚ ਸ਼ਾਮਿਲ ਸੀ। 

ਗੁਰੂ ਜੀ ਦੀ ਹਜ਼ੂਰੀ ਵਿੱਚ ਕੀਰਤਨ ਦੀਆਂ ਰੋਜ਼ਾਨਾ 
6 ਚੌਕੀਆਂ ਹੁੰਦੀਆਂ ਸਨ। ਮਾਈਆਂ, ਬੀਬੀਆਂ ਨੂੰ ਹਜ਼ੂਰੀ 
ਵਿੱਚ ਕੀਰਤਨ ਕਰਨ ਦੀ ਆਗਿਆ ਵੀ ਆਪ ਜੀ ਨੇ ਹੀ 
ਦਿੱਤੀ। ਇਹਨਾਂ ਭਾਗਸ਼ਾਲੀ ਮਾਈਆਂ ਵਿੱਚੋਂ ਮਾਈ ਹੁਕਮੀ 
ਅਤੇ ਮਾਈ ਗੁਰਦੇਈ ਦਾ ਨਾਮ ਵਿਸ਼ੇਸ਼ ਤੌਰ ਤੇ ਲਿਆ ਜਾ 
ਸਕਦਾ ਹੈ। 

ਪਿੰਡਾਂ ਵਿਚ ਕਰਵਾਏ ਜਾਣ ਵਾਲੇ ਪਾਠਾਂ ਦੇ ਸੰਬੰਧ 
ਵਿਚ ਹੋਈਆਂ ਸਜ਼ਾਵਾਂ ਦਾ ਜ਼ਿਕਰ ਕਰਦੇ ਹੋਏ ਸੰਤ ਬਿਸ਼ਨ 
ਸਿੰਘ ਹਿਸਟੋਰੀਅਨ ਨੇ ਕੁਝ ਨੋਟ ਦਿੱਤੇ ਹਨ:- 

1. ਸੰਤ ਉੱਤਮ ਸਿੰਘ ਅਤੇ ਬਾਬਾ ਚੂਹੜ੍ਹ ਸਿੰਘ 
ਰਾਏਸਰ ਵਾਲਿਆਂ ਨੂੰ ਛੇ -2 ਮਹੀਨੇ ਕੈਦ। 

2. ਭਾਈ ਜਗਤ ਸਿੰਘ ਸੁਆਣਕੇ ਨੂੰ 6 ਮਹੀਨੇ ਕੈਦ 
ਅਤੇ 100 ਰੁਪਿਆ ਜ਼ੁਰਮਾਨਾ। 

3. ਸੰਤ ਪੰਜਾਬ ਸਿੰਘ ਝੋਰੜ ਨੂੰ ਸਖ਼ਤ ਸਜ਼ਾ। 

4. ਬਾਬਾ ਸਾਹਿਬ ਸਿੰਘ ਜੀ ਮਜ਼੍ਹਬੀ ਸਿੰਘ ਦੀ ਪਾਠ 
ਕਰਨ ਬਦਲੇ ਗ੍ਰਿਫਤਾਰੀ। ਇਹਨਾਂ ਦੇ ਸਪੁੱਤਰਾਂ ਸੰਤ ਸਿੰਘ 
ਅਤੇ ਕਰਮ ਸਿੰਘ ਝੋਰੜ ਨੂੰ ਸਖ਼ਤ ਸਜ਼ਾ। 

5. ਰੁਪਾਣੇ ਪਿੰਡ ਵਿੱਚ ਪਾਠਾਂ ਦੇ ਭੋਗ ਪੌਣ ਦੇ ਜ਼ੁਰਮ 
ਵਿੱਚ 44 ਸਿੰਘਾਂ ਨੂੰ 6-6 ਮਹੀਨੇ ਕੈਦ। 

6. ਮਾਈ ਸੰਤ ਕੌਰ ਮੁਠੱਡਿਆਂ ਵਾਲੀ ਨੂੰ 6 ਮਹੀਨੇ 
ਕੈਦ। 

7. ਸੰਤ ਕਾਹਨ ਸਿੰਘ (ਗੜ੍ਹੀ ਮਹਾਂ ਸਿੰਘ) ਨੂੰ 6 ਮਹੀਨੇ 
ਕੈਦ। 

ਇਹ ਸ੍ਰੀ ਗੁਰੂ ਹਰੀ ਸਿੰਘ ਜੀ ਅਤੇ ਉਹਨਾਂ ਦੇ 
ਪਿਆਰੇ ਸਿੱਖਾਂ ਦੀ ਕਠਨ ਘਾਲਣਾਂ ਦਾ ਹੀ ਸਿੱਟਾ ਹੈ ਕਿ ਅੱਜ 
ਤੱਕ ਲੱਖਾਂ ਸਾਧਾਰਣ ਅਤੇ ਅਖੰਡ ਪਾਠ ਹੋ ਚੁੱਕੇ ਹਨ ਅਤੇ ਹੋ 
ਰਹੇ ਹਨ। ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਜੀ ਦੇ 1906 ਈ: 
ਵਿੱਚ ਗੁਰਗੱਦੀ 'ਤੇ ਸੁਭਾਇਮਾਨ ਹੋਣ ਤੋ ਬਾਅਦ ਹੁਣ ਤੱਕ 
ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਵਾ ਸਵਾ ਲੱਖ ਪਾਠਾਂ 
ਦੀਆਂ 6 ਲੜੀਆਂ ਸੰਪੂਰਨ ਹੋ ਚੁੱਕੀਆਂ ਹਨ। ਇਸ ਵਿਚ 
ਸਾਲਾਨਾ ਮੇਲਿਆਂ ਤੇ ਪੈਣ ਵਾਲੇ ਅਤੇ ਨਿੱਜੀ ਇੱਛਾ ਅਨੁਸਾਰ 
ਘਰਾਂ ਅਤੇ ਗੁਰਦੁਆਰਿਆਂ ਵਿੱਚ ਪੈਣ ਵਾਲੇ ਭੋਗਾਂ ਦੀ 
ਗਿਣਤੀ ਸ਼ਾਮਿਲ ਨਹੀ ਹੈ। 


5।। 58000 9800 500। । €0) 


ਸਿੱਖ ਇਤਿਹਾਸ ਵਿੱਚ ਜਪੁ ਪ੍ਰਯੋਗ ਦੀ ਮਹਾਨਤਾ 


ਅਤੇ ਸੰਤ ਕਾਲਾ ਸਿੰਘ ਨੰਗਲ ਵਾਲਿਆਂ ਦੀ ਰਚਨਾ ਪੈਂਤੀਸ 
ਅਖਰੀ ਦੇ 125 ਪਾਠ ਕੰਠੋ ਕਰਦੇ ਸਨ। ਇਸ ਬਾਰੇ ਸੰਤ 
ਤਰਨ ਸਿੰਘ ਵਹਿਮੀ ਜੀ ਪੁਸਤਕ 'ਜਸ ਜੀਵਨ' (ਪਹਿਲਾ 
ਹਿੱਸਾ, ਪੰਨਾ 88) ਤੇ ਲਿਖਦੇ ਹਨ- 

“ਸਤਿਗੁਰੂ ਜੀ ਮੰਨ ਗਏ ਅਤੇ ਨਹਿਰ ਤੇ ਜਾ ਕੱਖਾਂ 
ਦੀ ਵਖਰੀ ਝੁਗੀ ਪਾ ਲਈ। ਪਿਛਲੀ ਰਾਤ ਉਠ ਸੋਚ, 
ਇਸ਼ਨਾਨ ਕਰ, ਨਹਿਰ ਦੇ ਕੰਢੇ ਤੇ ਸਿਰ ਪਰਨਾ, ਤੇੜ੍ਹ 
ਕਛਹਿਰਾ ਰੱਖ ਨੰਗੇ ਬੈਠ, ਸਵਾ ਪਹਿਰ ਦਿਨ ਆਉਂਦੇ ਤੱਕ 
ਇਕ ਚੌਂਕੜੇ ਬੈਠੇ ਰਹਿਣਾ। 125 ਪਾਠ ਪੈਂਤੀਸ ਅਖਰੀ ਦੇ 
ਕੰਠੋ ਕਰਨੇ । ਸਾਰੀ ਪੰਜ ਗ੍ਰੰਥੀ ਦਾ ਪਾਠ ਕਰਨਾ, ਕਿਸੇ ਦਿਨ 
ਕੰਠੋਂ ਕਿਸੇ ਦਿਨ ਉਤੋਂ । ਭੁੰਜੇ ਸੌਣਾ। ਅੱਠੀ ਪਹਿਰੀ' ਡੇਢ 
ਛੁਟਾਂਕੀ ਚੌਲ ਹੀ ਛਕਣੇ। ” 

ਸਤਿਗੁਰੂ ਪ੍ਰਤਾਪ ਸਿੰਘ ਜੀ ਵਲੋਂ ਇਹ ਪਹਿਲਾ ਜਪੁ 
ਪ੍ਰਯੋਗ ਚਾਲੀ ਦਿਨ ਦਾ ਸੀ ਜੋ 10 ਸਾਉਣ ਤੋਂ ਲੈ ਕੇ 20 
ਭਾਦਰੇਂ 1963 ਬਿਕਰਮੀ ਨੂੰ ਕੀਤਾ ਸੀ। ਬਰਸਾਤ ਦਾ ਮੌਸਮ 
ਹੋਣ ਕਾਰਨ ਮੱਛਰ ਬਹੁਤ ਸੀ ਅਤੇ ਹੋਰ ਕੀੜੇ ਮਕੌੜੇ ਵੀ ਬਹੁਤ 
ਜਿਆਦਾ ਹੁੰਦੇ ਸਨ। ਕਈ ਵਾਰ ਸੱਪ ਫੁੰਕਾਰੇ ਮਾਰਦੇ ਘੁੰਮਦੇ 
ਰਹਿੰਦੇ ਸਨ। ਇਕ ਰਾਤ ਸਤਿਗੁਰੂ ਜੀ ਨੂੰ ਕਈ ਮੋਹਣੀਆਂ ਤੇ 
ਰਾਗਾਂ ਦੇ ਦਰਸ਼ਨ ਵੀ ਹੋਏ ਤੇ ਆਵਾਜ਼ਾਂ ਵੀ ਆਈਆਂ, ਪ੍ਰੰਤੂ 
ਉਨ੍ਹਾਂ ਨੇ ਉਧਰ ਧਿਆਨ ਨਾ ਦਿੱਤਾ ਅਤੇ ਸਤਿਗੁਰੂ ਜੀ ਦੀ 
ਮੋਹਣੀ ਤਸਵੀਰ ਹਿਰਦੇ ਵਿੱਚ ਵਸਾ ਕੇ ਨਿਰੰਤਰ ਨਾਮ 
ਸਿਮਰਨ ਕਰਦੇ ਰਹੇ ਅਤੇ ਜੱਪ- ਪ੍ਰਯੋਗ ਪੂਰਾ ਕੀਤਾ। 

ਇਸ ਤੋਂ ਬਾਅਦ ਸਤਿਗੁਰੂ ਜੀ ਹਰ ਸਾਲ ਸੰਗਤ 
ਦਾ ਮਾਰਗ ਦਿਖਾਉਂਦੇ ਹੋਏ 1959 ਈ. ਵਿੱਚ ਦੇਹ ਦਾ ਓਹਲਾ 
ਕਰ ਗਏ। ਉਨ੍ਹਾਂ ਤੋਂ ਬਾਅਦ ਸਤਿਗੁਰੂ ਜਗਜੀਤ ਸਿੰਘ ਜੀ ਨੇ 
ਅਪਾਰ ਕਿਰਪਾ ਕੀਤੀ, ਇਹ ਸਮਾਗਮ ਪੂਰੇ ਸਾਲ ਕਰਨੇ 
ਅਰੰਭ ਕਰ ਦਿੱਤੇ। ਉਨ੍ਹਾਂ ਨੇ ਨੌਜਵਾਨਾਂ ਨੂੰ ਹੱਲਾਸ਼ੇਰੀ ਦਿੱਤੀ ਜੋ 
ਬੱਚੇ ਪੂਰੇ ਸਾਲ ਦੇ ਪ੍ਰਯੋਗ ਵਿੱਚ ਹਿੱਸਾ ਲੈਂਦੇ ਸਨ, ਸਤਿਗੁਰੂ ਜੀ 
ਉਨ੍ਹਾਂ ਦੀ ਹਰ ਯੋਗ ਮਦਦ ਕਰਦੇ। ਸਤਿਗੁਰੂ ਜੀ ਨੇ ਸ੍ਰੀ ਭੈਣੀ 
ਸਾਹਿਬ ਤੋਂ ਬਾਹਰ ਵੀ ਪਿੰਡਾਂ, ਕਸਬਿਆਂ ਅਤੇ ਨਗਰਾਂ ਤੇ 
ਬਿਦੇਸ਼ਾਂ ਵਿੱਚ ਜਪ ਪ੍ਰਯੋਗ ਕਰਨ ਦੀ ਨਵੀਂ ਪਿਰਤ ਪਾ ਦਿੱਤੀ 
ਸੀ ਜੋ ਅੱਜ ਵੀ ਨਿਰੰਤਰ ਚਾਲੂ ਹੈ ਅਤੇ ਗੁਰਮੁਖ ਪਿਆਰੇ ਸੋਧ 
ਦਾ ਇਸ਼ਨਾਨ ਕਰਕੇ ਧੂਪ ਦੀਪ ਤੇ ਹੋਰ ਸਮਗਰੀ ਰੱਖ ਕੇ 
ਅੰਮ੍ਰਿਤ ਵੇਲੇ ਨਾਮ ਸਿਮਰਨ ਵਿੱਚ ਲਿਵਲੀਨ ਹੋ ਜਾਂਦੇ ਹਨ। 


੧3101੧੧15॥0060181.60।। 


ਭਗਤੁ ਭਗਤੁ ਸੁਨੀਐ ਤਿਹੁ ਲੋਇ 


ਗੁਰੂਬਚਨ ਸਿੰਘ ਨਾਮਧਾਰੀ 
93160-51015 


ਹਜ਼ਾਰਾਂ ਸਾਲਾਂ ਤੋਂ ਮਨੁੱਖ, ਰੱਬ ਦੀ ਖੋਜ ਵਿੱਚ ਹੈ। 
ਰੱਬ ਦੇ ਜਨ, ਗੁਰੂ, ਪੀਰ, ਸੰਤ ਜਿਥੋਂ ਲੰਘੇ, ਉਥੇ, 
ਗੁਰਦੁਆਰੇ, ਮੰਦਿਰ, ਮਸਜਿਦ, ਅਤੇ ਗਿਰਜਾਘਰ ਉਸਾਰੇ 
ਗਏ। ਇਹ ਅਸੀਂ ਮਨ ਨੂੰ ਤਸੱਲੀ ਦੇ ਲਈ, ਕਿ ਰੱਬ ਦਾ 
ਘਰ ਹੈ। ਇਹ ਘਰ ਸਾਡੀ-ਤੁਹਾਡੀ ਸੋਚ ਤੋਂ ਸਿਰਜੇ ਗਏ... 
ਮਨੁੱਖ ਵਲੋਂ ਉਸਾਰੇ ਗਏ, ਰੱਬ ਦੇ ਘਰ। ਪਰ ਉਹ ਘਰ ਜੋ 
ਰੱਬ ਨੇ, ਪਰਮਾਤਮਾ ਨੇ, ਆਪ ਆਪਣੇ ਲਈ ਸਿਰਜਿਆ 
ਸੀ, ਉਹ ਪਤਾ ਨਹੀਂ ਕਿੱਥੇ ਹੈ। 

ਪੰਜਵੇਂ ਪਾਤਸ਼ਾਹ, ਸ੍ਰੀ ਗੁਰੂ ਅਰਜਨ ਦੇਵ ਜੀ, ਦੇਵ 
ਗੰਧਾਰੀ ਰਾਗ ਵਿੱਚ, ਪਵਿੱਤਰ ਗੁਰਬਾਣੀ ਰਾਹੀਂ, ਪ੍ਰਭੂ ਘਰ 
ਦੀ ਦੱਸ ਪਾਉਂਦੇ ਹਨ- 
ਆਦਿ ਜੁਗਾਦਿ ਭਗਤ ਜਨ ਸੇਵਕ ਤਾਕੀ ਬਿਖੈ ਅਧਾਰਾ॥ 

ਸ੍ਰਿਸ਼ਟੀ ਸਿਰਜਨਾ ਦੇ ਆਰੰਭ ਕਾਲ ਤੋਂ-ਜੁਗਾਂ ਦੇ 
ਆਰੰਭ ਤੋਂ, ਭਗਤ ਜਨਾਂ, ਸੇਵਕ ਜਨਾਂ ਦੇ ਹਿਰਦੇ ਵਿਚ 
ਆਪਣਾ ਆਧਾਰ ਬਣਾਇਆ। 

ਵਿਸ਼ਨੂੰ ਪੁਰਾਣ ਦਾ ਪ੍ਰਸੰਗ ਹੈ, ਨਾਰਦ ਜੀ ਨੇ 


ਭਗਵਾਨ ਵਿਸ਼ਨੂੰ ਤੋਂ ਪੁੱਛਿਆ, ..ਤੁਹਾਡਾ ਨਿਵਾਸ ਕਿੱਥੇ ਹੈ ? 
ਭਗਵਾਨ ਵਿਸ਼ਨੂੰ ਕਹਿੰਦੇ ਹਨ- 
ਨ ਅਹਮ ਵਸਾਮਿ ਬੈਕੁੰਠੇ, ਯੋਗੀਨਾਮ ਹਿਰਦਯਾਂ ਨ ਚ॥ 
ਮਦ ਭਗਤੰ ਯਤ੍ਰ ਗਾਯੰਤੀ, ਵਸਾਮਿ ਤਤ੍ਰ ਨਾਰਦਾ॥ 
ਹੇ ਦੇਵਰਿਸ਼ੀ ਨਾਰਦ ! ਮੈਂ ਬੈਕੁੰਠ ਵਿਚ ਨਹੀ 
ਵੱਸਦਾ... ਯੋਗੀਆਂ, ਤਪੱਸਵੀਆਂ, ਕਰਮਕਾਂਡੀਆਂ ਦੇ 
ਹਿਰਦੇ ਵਿਚ ਭੀ ਨਹੀਂ... ਮੇਰੇ ਭਗਤ ਜਿਥੇ ਪ੍ਰਭੂ ਦੀ 
ਉਸਤਤਿ ਕਰਦੇ ਹਨ, ਮੈਂ ਉਥੇ ਹੀ ਰਹਿੰਦਾ ਹਾਂ। 
ਤਾਂ ਪੰਜਵੇਂ ਪਾਤਸ਼ਾਹ, ਸੁਖਮਨੀ ਸਾਹਿਬ ਵਿਚ, 


ਭਗਤ ਦੇ ਮਨ ਵਿਚ, ਭਿੰਨ-ਭੇਦ ਨਹੀਂ, ਬਹੁ 
ਦੇਵਵਾਦ, ਬਹੁ ਜਾਤੀਵਾਦ ਨਹੀਂ- ਮਨ, ਬਚਨ, ਕਰਮ, 
ਸਤਿ ਨੂੰ, ਅਕਾਲ ਪੁਰਖ ਨੂੰ ਸਮਰਪਿਤ ਹੁੰਦੇ ਹਨ। ਸਦਾ 
ਮੰਗਦੇ ਹਨ- 
“ਜੇ ਤੂ ਤੁਠਾ ਕ੍ਰਿਪਾ ਨਿਧਾਨ ਨਾ ਦੂਜਾ ਵੇਖਾਲਿ।” 
ਹੇ ਪਰਮਾਤਮਾ ਮੈਨੂੰ ਸਾਰਿਆਂ ਵਿਚ ਇਕ ਤੂੰ ਹੀ 
ਦਿੱਸੇ, ਦੂਜਾ ਨਹੀਂ... ਦੂਈ ਦਾ ਭਾਵ ਨਾ ਰਹੇ। 
ਸਾਰਿਆਂ ਵਿੱਚ ਰੱਬ ਦੀ ਦ੍ਰਿਸ਼ਟੀ, ਗੁਰਮਤਿ ਦੀ 
ਪਹਿਲੀ ਸੰਥਾ ਹੈ। 
ਸਭ ਮਹਿ ਰਵਿ ਰਹਿਆ ਪ੍ਰਭੁ ਏਕੈ, 
ਪੇਖਿ ਪੇਖਿ ਨਾਨਕ ਬਿਗਸਾਈ । 
ਪਰਮਾਤਮਾ ਚੇਤਨ ਹੈ... ਪਰਮ ਚੇਤਨ ! 
ਸਾਰੇ ਬ੍ਹਮਾਂਡ ਵਿੱਚ, ਜਲ-ਥਲ-ਆਕਾਸ਼ ਵਿਚ, 
ਪਰਮ ਚੇਤਨ ਸਦਾ, ਹਵਾ ਦੀਆਂ ਤਰੰਗਾਂ ਵਾਂਗ ਵਗਦਾ 
ਰਹਿੰਦਾ ਹੈ। ਹਰ ਜੀਅ, ਹਰ ਪਦਾਰਥ ਵਿਚ, ਪਸ਼ੂ ਪੰਖੀ, 
ਮਨੁੱਖ ਵਿੱਚ, ਨਦੀ, ਸਮੁੰਦਰ, ਪਹਾੜ, ਖੇਤਾਂ ਵਿਚ, ਹਰ ਥਾਂ 
ਉਹ ਮੌਜੂਦ ਹੈ- ਸੂਫ਼ੀ ਗਾਉਂਦੇ ਹਨ- 
ਜੇ ਮੈ ਤੈਨੂੰ ਬਾਹਰ ਢੂੰਢਾਂ, 
ਤਾਂ ਮੇਰੇ ਅੰਦਰ ਕਉਣ ਸਮਾਇਆ॥ 
ਜੇ ਮੈ ਤੈਨੂੰ ਅੰਦਰ ਢੂੰਢਾਂ, 
ਫਿਰ ਬਾਹਰ ਕਿਸੜੀ ਮਾਇਆ॥ 
ਅੰਦਰ ਤੂੰ ਏੱ, ਬਾਹਰ ਤੂੰ ਏਂ, 
ਵੇਖਾਂ ਹਰ ਥਾਂ ਤੇਰਾ ਸਾਇਆ॥ 
ਮੈ ਭੀ ਤੂੰ ਏ, ਤੂੰ ਭੀ ਤੂੰ ਹੈ, 
ਰੱਤਾ ਫ਼ਰਕ ਸਮਝ ਨ ਆਇਆ॥ 


ਭਗਤ ਦਾ ਪ੍ਰੀਚੈ ਕਰਵਾਉਂਦੇ ਹਨ- ਪੰਜਵੇਂ ਪਾਤਸ਼ਾਹ, ਪ੍ਰਭੂ ਰਮਜ਼ ਨੂੰ ਖੋਲ੍ਹਦੇ ਹਨ- 
“ਭਗਤੁ ਭਗਤੁ ਸੁਨੀਐ ਤਿਹੁ ਲੋਇ॥ “ਸੋ ਅੰਤਿਰ ਸੋ ਬਾਹਰਿ ਅਨੰਤ॥ 
ਜਾ ਕੈ ਹਿਰਦੈ ਏਕੋ ਹੋਇ” ਘਟਿ ਘਟਿ ਬਿਆਪਿ ਰਹਿਆ ਭਗਵੰਤ॥” 
ਸਤਿਜੁਗ ----ਂ-ਂ-ਂ-ਂ-ਂ-ਂ-.-.-.-.-.-.-.-.-- ਹੇ ਸਤੰਬਰ 2023 


5।1 53000 4800 500। । €03) 


(3॥101੧।੨॥0੫੧60018.੦0।। 


ਉਹ ਪਰਮ ਚੇਤਨ ਰੂਪ ਪਰਮਾਤਮਾ, ਹਰ ਥਾਂ 
ਮੌਜੂਦ ਹੈ, ਪਰ ਉਸ ਨੂੰ ਅੱਖ, ਕੰਨ ਜਾਂ ਹੱਥਾਂ-ਪੈਰਾਂ ਨਾਲ 
ਨਹੀ ਵੇਖ ਸਮਝ ਸਕਦੇ। ਉਹ ਤਾਂ “ਆਤਮ-ਚੇਤਨਾ" ਨਾਲ 
ਅਹਿਸਾਸ ਵਿਚ ਉਤਰਦਾ ਹੈ। ਆਤਮ ਚੇਤਨਾ ਦਾ ਤਲ 
ਜਿਸ ਵਿੱਚ ਉੱਚਾ ਹੈ, ਵਿਕਸਤ ਹੈ, ਉਹ ਪਰਮ-ਚੇਤਨ ਦੇ 
ਗੁਰੂ ਪਰਮੇਸ਼ਰ ਦੀ ਚੇਤਨਾ ਵਿਚ ਰਹਿੰਦੀ ਹੈ। 
ਸੈ ਜੀਵਨੀ ਵਿਚ ਆਪਣਾ ਸੰਸਮਰਨ ਲਿਖਦੇ ਹਨ। 1940 
ਦੇ ਦਹਾਕੇ ਦੀ ਇਕ ਆਤਮ ਬੋਧ ਘਟਨਾ ! ਭਾਈ ਵੀਰ 
ਸਿੰਘ ਜੀ ਦੇ ਵਿਦਿਆਰਥੀ ਹੈ ਸਨ। ਲਾਰੇਂਸ ਰੋਡ, 
ਅੰਮ੍ਰਿਤਸਰ, ਭਾਈ ਸਾਹਿਬ ਦੀ ਵੱਡੀ ਕੋਠੀ ਦੇ ਅੱਗੇ ਪਿੱਛੇ 
ਬਾਗ ਸੀ। ਇਕ ਸ਼ਾਮ, ਅੱਗੇ ਭਾਈ ਵੀਰ ਸਿੰਘ ਜੀ ਅਤੇ 
ਰਹੇ ਸਾਂ। ਇਕ ਥਾਂ, ਭਾਈ ਸਾਹਿਬ ਖਲੋ ਗਏ... ਇਕ 
ਤਿੱਤਲੀ, ਫੁੱਲ ਤੇ ਬੈਠ ਰਸ ਲੈ ਰਹੀ ਸੀ... ਫਿਰ ਉੱਡ ਗਈ । 
ਅਸੀ ਭੀ ਉਹ ਦ੍ਰਿਸ਼ ਦੇਖ ਰਹੇ ਸਾਂ। ਭਾਈ ਸਾਹਿਬ 
ਪੁਛਿਆ, “ਤੁਸੀਂ ਕੀ ਵੇਖਿਆ?” ਇਕ ਨੇ ਕਿਹਾ, ਜੀ 
ਇਕ ਤਿਤਲੀ ਫੁੱਲ ਤੇ ਬੈਠੀ ਰਸ ਪੀ ਕੇ ਉੱਡ ਗਈ । 

ਮੇਰੇ ਵਲ ਮੁਖ਼ਾਤਿਬ ਹੋ ਕੇ ਭਾਈ ਸਾਹਿਬ ਕਿਹਾ, 
ਵੇਖਿਆ? ਮੈਂ ਉਸੇ ਵੇਲੇ ਤੁਕਬੰਦੀ ਕੀਤੀ-ਫੁੱਲ ਦੇ ਲਫ਼ਜ਼ਾਂ 
ਵਿਚ, “ਅੱਜ ਸੁਹੱਪਣ ਭੀ ਜ਼ਾਇਆ ਹੋ ਗਿਆ। ਰਸ ਪੀ ਕੇ 
ਆਸ਼ਿਕ ਭੀ ਪਰਾਇਆ ਹੋ ਗਿਆ। ” 
ਤਾਂਈ-ਦੁਵਿਧਾ ਵਿਚ ਹੋ ਉਹ, ਗੁਰੂ ਨਾਨਕ ਪਾਤਸ਼ਾਹ ਜੋ 
ਕਹਿੰਦੇ ਹਨ- 

“ਆਪੇ ਰਸੀਆ ਆਪਿ ਰਸੁ ਆਪੇ ਰਾਵਣਹਾਰੁ ॥” 

ਇਹ ਨਿੱਕੀ ਜਿਹੀ ਤਿਤਲੀ, ਉਸ ਦੀ ਵਿਆਖਿਆ 
ਕਰ ਗਈ। ਆਤਮ ਰਸ ਵਿਚ ਮਗਨ ਸੁਰਤਿ, ਹਰ ਸ਼ੈਅ 
ਕਿ ਆਤਮਾ ਦਾ ਆਨੰਦ ਬਹੁਤ ਦੂਰ ਚਲਾ ਗਿਆ ਜਾਪਦਾ ਹੈ 
..- ਰੂਹ ਦੀ ਮੌਨ ਧੁਨੀ, ਹੁਣ ਸਾਡੀ ਪਹੁੰਚ ਤੋਂ ਪਰ੍ਹੇ ਹੋ ਗਈ 
ਹੈ। ਇੰਡੋ-ਅਮੇਰੀਕਨ ਸੰਸਾਰ ਪ੍ਰਸਿੱਧ ਮਨੋਵਿਗਿਆਨੀ 
“ਅੰਜੁਲਾ ਮਇਆ ਬੈਸ" ਕਹਿੰਦੀ ਹੈ, ਮਨੁੱਖ ਦੇ ਮਨ- 
ਸਤਿਜੁਗ 


5।। 58000 9800 500। । €0) 


ਹਿਰਦੇ ਤੇ ਜ਼ਿੰਮੇਵਾਰੀਆਂ ਦਾ, ਵਿਕਾਸਵਾਦ ਦਾ ਬਹੁਤ ਵੱਡਾ 
ਭਾਰ ਪਿਆ ਹੋਇਆ ਹੈ। ਭਾਰ ਲਾਹੇ, ਬੋਝ ਮੁਕਤ ਹੋਵੇ ਤਾਂ 
ਆਤਮ ਆਨੰਦ ਦਾ ਸੁਖ ਮਾਣੇ। ਕਹਿੰਦੀ ਹੈ, ਤੁਹਾਡਾ ਕੋਈ- 
ਆਪਣਾ, ਜਿਸ ਤੇ ਭਰੋਸਾ ਕਰ ਕੇ ਆਪਣਾ ਭਾਰ, ਉਸ ਦੇ 
ਹਵਾਲੇ ਕਰ ਕੇ, ਹੌਲਿਆਂ ਹੋ ਸਕੋ ... ਆਨੰਦ ਦੇ ਆਕਾਸ਼ ਤੇ 
ਉਡਾਰੀ ਮਾਰ ਸਕੋ। ਨਿਰਸੰਦੇਹ ਉਹ ਤੁਹਾਡਾ “ਗੁਰੂ” ਹੋ 
ਸਕਦਾ ਹੈ... ਲੋਕ ਪਰਲੋਕ ਵਿਚ ਤੁਹਾਡਾ ਸਹਾਈ ! ਨਿੱਕੇ 
ਹੁੰਦਿਆਂ ਤੋਂ ਸੁਣ ਰਹੇ ਹਾਂ- 

“ਤੇਰਿਆਂ ਭਗਤਾਂ ਨੇ ਸੁੱਟੀ ਤੇਰੇ ਉੱਤੇ ਡੋਰ ਯਾ” 
ਜਾਂ ਫਿਰ, “ਜਿੰਨ੍ਹਾਂ ਨੇ ਡੋਰਾਂ ਆਪਣੇ ਗੁਰਾਂ ਉੱਤੇ ਸੁੱਟੀਆਂ 
ਉਨ੍ਹਾਂ ਨੂੰ ਕਾਹਦਾ ਡਰ ਵੇ ਲੋਕੋ-”। 

ਮਹਾਂਭਾਰਤ ਦੇ ਵਣ ਪਰਵ” ਵਿਚ, ਛੋਟਾ ਭਾਈ- 
੧ 
ਜਾਣਨਾ ਜ਼ਰੂਰੀ ਹੈ ਕਿ, ਧਰਮ ਕੀ ਹੈ ? 
ਹਵਾ, ਅਗਨੀ ਅਤੇ ਆਕਾਸ਼ ਇਹਨਾਂ ਤੱਤਾਂ ਦਾ ਸੰਤੁਲਤ 
ਵਿਕਾਸ, 'ਧਰਮ ਹੈ। ” ਇਹ ਪੰਜੇ ਤੱਤ ਇਕ ਸੁਰ ਵਿਚ 
ਕਾਮ ਅਤੇ ਮੋਕਸ਼, ਪੂਰੇ ਹੋ ਸਕਦੇ ਹਨ। ਇਹ ਪੰਜ ਤੱਤ ਸੰਗ 
ਵਿਚ ਹਨ, ਤਾਂ ਅਸੀਂ ਮਨੁੱਖ ਹਾਂ, ਇਹਨਾਂ 'ਚੋਂ ਇਕ ਤੱਤ ਭੀ 
ਮਰ ਜਾਏ ਤਾਂ ਮਨੁੱਖ ਮਰ ਜਾਂਦਾ ਹੈ। ਤਾਂ ਇਹਨਾਂ ਤੱਤਾਂ ਪ੍ਰਤੀ 
ਸਾਵਧਾਨ ਮਨੁੱਖ ਹੀ ਧਰਮ ਦੀ “ਰਹਿਤ ਨਿਭਾ ਸਕਦਾ ਹੈ। 

ਹੁਣ ਪ੍ਰਸ਼ਨ ਕਿਹੜਾ ਧਰਮ ਸ੍ਰੇਸ਼ਠ ਹੈ? 

ਤਾਂ ਯੁਧਿਸ਼ਠਰ ਕਹਿੰਦੇ ਹਨ, ਤਰਕ ਜਾਂ ਵਿਵਾਦ 
ਨਾਲ ਕਿਸੇ ਧਰਮ ਦੀ ਸਾਰਥਕਤਾ ਜਾਂ ਸ੍ਰੇਸ਼ਠਤਾ ਸਿੱਧ ਨਹੀਂ 
ਕੀਤੀ ਜਾ ਸਕਦੀ। ਸਾਰਿਆਂ ਧਰਮਾਂ ਦੇ ਪੱਖ ਵਿਚ ਜਾਂ 
ਵਿਰੋਧ ਵਿਚ ਕਈ ਕਈ ਤੱਥ ਉੱਠ ਖੜ੍ਹੇ ਹੁੰਦੇ ਹਨ। 
ਸ਼ਰੁੱਤੀਆਂ, ਧਰਮ ਸ਼ਾਸਤ੍ਰ ਭੀ ਵੱਖ ਵੱਖ ਵਿਚਾਰ ਦਿੰਦੇ ਹਨ। 

ਇਕ ਭੀ ਰਿਸ਼ੀ ਜਾਂ ਮੁਨੀ ਇੰਵ ਦਾ ਨਹੀਂ, ਜਿਸ ਦੇ 
ਵਿਚਾਰ ਪ੍ਰਮਾਣਿਤ ਮੰਨ ਲਏ ਜਾਣ। ਸਾਰਿਆਂ ਧਰਮ 
ਅਵਲੰਬੀਆਂ ਨੂੰ ਸਵੀਕਾਰ ਹੋਵੇ। ਤਾਂ ਕਿਸੇ ਧਰਮ ਦੀ 
ਸ੍ਰੇਸ਼ਨਤਾ ਸਾਬਤ ਕਰਨੀ ਸੰਭਵ ਨਹੀਂ ਹੈ। ਧਰਮ ਤੇ ਤੱਤ 
ਬਹੁਤ ਗਹਿਰੇ ਵਿਚ ਛੁਪੇ ਹੋਇ ਹਨ। ਸ੍ਰੇਸ਼ਠ ਤਾਂ ਇਹ ਹੈ ਕਿ 
ਤੁਹਾਡੇ ਵਡੇਰੇ, ਮਹਾਂਪੁਰਖ, ਗੁਰੁ ਜਨਾਂ ਨੇ ਜਿਹੜਾ ਮਾਰਗ 
--------------------- _ ਸਤੰਬਰ 2023 


੧3101੧੧15॥0060181.60।। 


ਦਿੱਤਾ, ਭਰੋਸੇ ਦੇ ਨਾਲ ਉਸ ਰਾਹ ਤੇ ਟੂਰੀ ਚਲੀਏ । 
ਤਰਕੋ ਅਤਿਸਠ: ਤਯੋ ਵਿਭਿੰਨ: ਨ ਏਕੋ ਰਿਸ਼ੀ 
ਯਯ ਮਤੋ ਪ੍ਰਮਾਣਮ। ਧਰਮਸਯ ਤਤਵਾਂ ਨਿਹਿਤ 
ਗੁਹਾਯਾ। ਮਹਾਜਨ: ਯੇਨ ਗਤ: ਸ: ਪੰਥਾ ॥ 
ਧਰਮ ਦੇ ਵਿਵਾਦਾਂ ਵਿਚ, ਇਹ ਸਾਡਾ ਦੇਸ਼, 
ਹਜ਼ਾਰਾਂ ਸਾਲਾਂ ਤੋਂ ਲੜਦਾ ਰਿਹਾ। ਭਗਤੀ ਵੇਲ ਸੁਕਦੀ ਰਹੀ. 
ਨਿਰਾਕਾਰ-ਸਾਕਾਰ, ਦਵੈਤ ਅਦਵੈਤ, ਵਸ਼ਿਸ਼ਨ ਅਦਵੈਤ, 
ਨੂੰ ਸ੍ਰੇਸ਼ਨ ਸਾਬਤ ਕਰਨ ਲਈ ਉਲਝਦੇ ਰਹੇ। ਫਿਰ ਜੈਨ 
ਧਰਮ ਅਤੇ ਬੋਧ ਧਰਮ ਦੀ ਵੰਗਾਰ ਸਮੇਂ ਤਾਂ ਤਥਾ ਕਥਿਤ 
ਧਰਮੀਆਂ ਦਾ ਤਵਾਜਨ ਪੂਰੀ ਤਰਾਂ ਵਿਗੜ ਗਿਆ। ਰਾਜਾ 
ਧਨਾਨੰਦ ਨੂੰ ਹਰਾ ਕੇ, ਗੁਰੂ ਚਾਣਕ ਦੇ ਨਿਰਦੇਸ਼ ਅਨੁਸਾਰ, 


ਸਥਾਪਤ ਹੋਇਆ। ਚੰਦਰਗੁਪਤ ਦਾ ਪੋਤਰਾ ਸਮਰਾਟ 


ਅਸ਼ੋਕ ਬਹੁਤ ਦੂਰ ਬਾਦਸ਼ਾਹ ਸੀ। ਆਪਣੇ ਸਾਰੇ ਭਾਈਆਂ 
ਨੂੰ ਮਰਵਾ ਕੇ ਗੱਦੀ ਤੇ ਬੈਠਾ। ਪਾਟਲੀਪੁੱਤਰ ਤੋਂ ਤੁਰਿਆ, 
ਅਫ਼ਗਾਨਿਸਤਾਨ ਤਕ ਸਾਰਾ ਜਿੱਤ ਲਿਆ। ਪਰ ਕਲਿੰਗ ਦੀ 
ਜੰਗ ਵਿਚ ਲੱਖਾਂ ਲਾਸ਼ਾਂ ਨੂੰ ਵੇਖ ਕੇ ਹਿਰਦਾ ਕੰਬ ਗਿਆ। 
ਹਥਿਆਰ ਸੁੱਟ ਕੇ ਬੋਧ ਧਰਮ ਦੀ ਸ਼ਰਣ ਚਲਾ ਗਿਆ। ਧੀ, 
ਪਏ। 

ਅਸ਼ੋਕ ਤੋ ਬਾਦ ਭੀ ਛੇ ਉਤਰਾਧਿਕਾਰੀ ਬੌਧ ਧਰਮ 
ਪ੍ਰਚਾਰ ਪ੍ਰਸਾਰ ਵਿਚ ਲੱਗੇ ਰਹੇ। ਕਈ ਥਾਂਵਾਂ ਤੇ ਬੋਧ ਮਠ 
ਅਤੇ ਸਿਖਿਆ ਕੇਂਦਰ ਖੋਲੇ ਗਏ। ਸਤਵੇਂ ਵੰਸ਼ਜ ਬ੍ਰਹਥ ਦਾ 
ਯੋਧਾ ਸੀ। ਉਹ ਬਾਹਰਲੇ ਦੇਸ਼ਾਂ ਦੇ ਬੋਧੀ ਨਾਗਰਿਕਾਂ ਨੂੰ ਸ਼ਰਣ 
ਦੇਣ ਦੇ ਖਿਲਾਫ਼ ਸੀ। ਇਸ ਵਿਸ਼ੇ ਤੇ ਉਹ ਹਮੇਸ਼ਾ ਰਾਜਾ 
ਬਿਹਰ੍ਥ ਦੀ ਵਿਰੋਧਤਾ ਕਰਦਾ। ਇਕ ਵਾਰ ਉਸ ਨੇ ਫ੍ਰੌਜ ਦੀ 
ਟੁਕੜੀ ਆਪਣੇ ਅਧੀਨ ਕਰ ਕੇ ਬਗਾਵਤ ਕਰ ਦਿੱਤੀ... 
ਰਾਜਾ ਹਰ੍ਥ ਨੂੰ ਮਾਰ ਕੇ ਆਪ ਗੱਦੀ ਤੇ ਬੈਠਾ। ਚੰਦਰਗੁਪਤ 
ਤੋਂ ਡੇਢ ਸੌ ਸਾਲਾਂ ਬਾਦ ਮੌਰਿਆ ਵੰਸ਼ ਦਾ ਰਾਜ ਸਮਾਪਤ 
ਹੋਇਆ... 'ਮੂੰਗ ਵੰਸ਼ ਦਾ ਰਾਜ ਸਥਾਪਤ ਹੋਇਆ। 
ਪੁਸ਼ਯਮਿਤ੍ਰ ਮੂੰਗ ਬੌਧ ਧਰਮ ਦਾ ਸਖਤ ਵਿਰੋਧੀ ਸੀ... 
ਸਨਾਤਮ ਧਰਮ ਦੀ ਪੁਨਹ ਸਥਾਪਨਾ ਚਾਹੁੰਦਾ ਸੀ। ਬੌਧ 
ਸਤਿਜੁਗ 


5।। 58000 9800 500। । €0) 


ਜਗ ---- ਦਿ 


ਮਠਾਂ ਅਤੇ ਸਿੱਖਿਆ ਕੇਂਦਰਾਂ ਸਹਿਤ-ਘਰਾਂ 'ਚੋਂ ਕੱਢ ਕੱਢ ਕੇ 
ਸਵਾ ਲੱਖ ਤੋਂ ਵੱਧ ਬੌਧੀਆਂ ਨੂੰ ਮਰਵਾ ਘੱਤਿਆ। ਇਤਿਹਾਸ 
ਦੇ ਤੱਥ ਪ੍ਰਮਾਣ ਹਨ ਕਿ ਧਰਮ ਦੇ ਨਾਂ ਤੇ ਬਹੁਤ ਅਧਰਮ ਹੁੰਦਾ 
ਰਿਹਾ, ਬਹੁਤ ਹਿੰਸਾ ਹੁੰਦੀ ਰਹੀ। 

ਸੰਨ 1602 ਦਾ ਸਮਾਂ ਸੀ। ਪੰਜਵੇਂ ਪਾਤਸ਼ਾਹ ਸ੍ਰੀ 
ਗੁਰੂ ਅਰਜਨ ਦੇਵ ਜੀ, ਭਾਈ ਗੁਰਦਾਸ ਜੀ ਤੋਂ, ਸ੍ਰੀ ਗੁਰੂ 
ਗ੍ਰੰਥ ਸਾਹਿਬ ਸੰਕਲਿਤ ਕਰਵਾ ਰਹੇ ਸਨ। ਪੰਜ ਗੁਰੂ 
ਸਾਹਿਬਾਨਾਂ ਦੀ ਬਾਣੀ, ਫਿਰ ਭਗਤਾਂ ਦੀ ਬਾਣੀ, ਭੱਟਾਂ ਦੀ 
ਬਾਣੀ, ਇਕ ਬੀੜ ਵਿਚ ਦਰਜ ਕੀਤੀ ਜਾ ਰਹੀ ਸੀ। ਲਾਹੌਰ 
ਦੇ ਚਾਰ ਭਗਤ, ਭਗਤ ਕਾਨਾ ਜੀ, ਭਗਤ ਪੀਲੋ ਜੀ, ਭਗਤ 
ਛੱਜੂ ਜੀ ਅਤੇ ਭਗਤ ਸ਼ਾਹ ਹੁਸੈਨ, ਮਿਲ ਕੇ ਸਲਾਹ ਕੀਤੀ, 
“ਗੁਰੂ ਗ੍ਰੰਥ” ਦਾ ਸੰਕਲਨ ਹੋ ਰਿਹਾ ਹੈ। ਕਈ ਦੂਰ ਦੂਰ ਦੇ 
ਭਗਤਾਂ ਦੀ ਬਾਣੀ ਦਰਜ ਕੀਤੀ ਜਾ ਰਹੀ ਹੈ। ਅਸੀਂ ਪੰਜਾਬ 
ਦੇ ਰਹਿਣ ਵਾਲੇ, ਜਗ ਦੇ ਮਸ਼ਹੂਰ ਭਗਤ ਹਾਂ... ਸਾਡੀ ਬਾਣੀ 
ਭੀ ਦਰਜ ਹੋਣੀ ਚਾਹੀਦੀ ਹੈ। ਅੰਦਰ ਹੰਕਾਰ ਹੋਵੇ ਤਾਂ ਭਗਤੀ 
ਭੀ ਭੇਖ ... ਵਿਖਾਵਾ ਬਣ ਜਾਂਦੀ ਹੈ। ਆਪਣੇ ਆਪ ਨੂੰ ਜਗ 
ਜਾਹਿਰ ਭਗਤ ਅਤੇ ਕਾਵਿ ਰਚਨਾਕਾਰ ਸਮਝਦੇ ਸਨ। ਛੱਜੂ 
ਭਗਤ ਨੇ ਕਿਹਾ, ਭਾਈ ਲੱਧਾ ਜੀ, ਲਾਹੌਰ ਵਸਦੇ ਹਨ... 
ਉਨ੍ਹਾਂ ਕੋਲ ਚਲਦੇ ਹਾਂ। 

ਕਾਨ੍ਹਾ ਭਗਤ ਕਹਿੰਦਾ, ਅਸੀ' ਵੱਡੇ ਭਗਤ ਹੋ ਕੇ 
ਹਥ ਸੁਨੇਹਾ, ਭਾਈ ਲੱਧਾ ਜੀ ਨੂੰ ਭੇਜਿਆ। ਨਿਰਮਾਣ ਭਾਈ 
ਲੱਧਾ ਜੀ, ਉਸੇ ਵੇਲੇ ਆ ਗਏ। ਚੋਹਾਂ ਭਗਤਾਂ ਨੂੰ ਨਮਸਕਾਰ 
ਕੀਤੀ। ਉਨ੍ਹਾਂ ਨੇ ਆਪਣੀ ਮੌਸ਼ਾ ਜ਼ਾਹਿਰ ਕੀਤੀ, ਸਾਡੀ 
ਬਾਣੀ “ਗੁਰੂ ਗ੍ਰੰਥ” ਵਿਚ ਦਰਜ ਹੋਣੀ ਚਾਹੀਦੀ ਹੈ। ਭਾਈ 
ਲੱਧਾ ਜੀ ਨੇ ਸਹਿਜ ਭਾਵ ਕਿਹਾ, ਚਲੇ ਚੱਲੋ ... ਸਤਿਗੁਰੂ 
ਪਾਤਸ਼ਾਹ ਅੱਗੇ ਅਰਜ਼ ਕਰ ਲਵੋ। ਚਾਰੇ ਭਗਤ ਅਤੇ ਭਾਈ 
ਲੱਧਾ ਜੀ, ਗੁਰੂ ਦਰਬਾਰ ਹਾਜ਼ਰ ਹੋਏ। ਭਾਈ ਲੱਧਾ ਜੀ ਨੇ 
ਅਰਜ਼ ਕਰ ਕੇ, ਸਤਿਗੁਰ ਜੀ ਸਨਮੁਖ, ਚਾਰੇ ਭਗਤਾਂ ਵਲੋਂ 
ਬੇਨਤੀ ਕੀਤੀ। ਸਤਿਗੁਰ ਜੀ ਨੇ ਉਨ੍ਹਾਂ ਭਗਤਾਂ ਦੇ ਹੰਕਾਰੀ 
ਸੁਭਾਅ ਨੂੰ ਵੇਖ ਲਿਆ। ਇਕ-ਇਕ ਕਰ ਕੇ, ਆਪਣੀ 
ਬਾਣੀ ਭਰੇ ਦਰਬਾਰ ਪੇਸ਼ ਕਰਨ ਦੀ ਆਗਿਆ ਦਿੱਤੀ। 
ਪਹਿਲੇ ਨੰਬਰ, ਭਗਤ ਕਾਨ੍ਹਾ ਜੀ ਨੇ ਸਵੈਰਚਿਤ ਬਾਣੀ 
ਉਚਾਰੀ- 

ਓਹੀ ਰੇ ਮੈ ਓਹੀ ਰੇ, 
ਜਾ ਕਉ ਬੇਦ ਪੁਰਾਣ ਸਭਿ ਗਾਵੈ 
ਸਤੰਬਰ 2023 


੧3101੧੧15॥0060181.60।। 


ਖੋਜਤ ਖੋਜਨੁ ਨ ਕੋਈ ਰੇ॥ 
ਜਾਕੋ ਨਾਰਦ ਸਾਰਦ ਸੇਵੇਂ ਸੇਵੇਂ ਦੇਵੀ ਦੇਵਾ ਰੇ ॥ 
ਬ੍ਰਹਮਾ ਬਿਸ਼ਨ ਮਹੇਸ਼ ਅਰਾਧਹਿ, ਸਭ ਕਰਤੇ ਜਾ ਕੀ ਸੇਵਾ ਰੇ॥ 
ਹੰਕਾਰ ਨਾਲ ਭਰੀ ਕਵਿਤਾ ਸੁਣ ਕੇ, ਸਤਿਗੁਰ ਜੀ 
ਨੇ ਸਹਜੇ ਬਚਨ ਕੀਤਾ, ਇਹ ਬ੍ਰਹਮ ਗਿਆਨ ਦਾ ਭਾਵ, 
ਘਿਉ ਵਾਂਗ ਜੇ ਹਜੂਮ ਕਰਨ ਜੋਗ ਥੋੜ੍ਹਾ ਹੋਵੇ ਤਾਂ ਸੇਹਤ ਲਈ 
ਲਾਭਵੰਦ ਹੁੰਦਾ ਹੈ, ਪਰ ਜੇ ਘਿਉ ਬਹੁਤੀ ਮਾਤਰਾ ਵਿਚ ਹੋਵੇ 
ਤਾਂ ਦਸਤ ਜਿਹੇ ਸਰੀਰਕ ਵਿਕਾਰ ਲਾ ਦਿੰਦਾ ਹੈ। ਇਸ 
ਘਿਉ ਵਾਂਗ ਬ੍ਰਹਮ ਗਿਆਨ ਦਾ ਪ੍ਰਗਟਾਵਾ, ਹੰਕਾਰ ਦਾ 
ਵਸੀਲਾ ਬਣ ਜਾਂਦਾ ਹੈ। ਸਤਿਗੁਰ ਜੀ ਨੇ ਦਰਜ ਕਰਨੋਂ ਨਾਂਹ 
ਕਰ ਦਿੱਤੀ । ਕ੍ਰੋਧ ਵਿਚ ਕਾਨ੍ਹਾ ਭਗਤ ਨੇ ਸ੍ਰਾਪ ਦੇ ਦਿੱਤਾ, 
ਤੁਰਕ ਤੁਹਾਡੇ ਨਾਲ ਬੁਰੀ ਕਰਨਗੇ ... ਤਸੀਹੇ ਦੇ ਕੇ 
ਮਾਰਨਗੇ। 
ਸਤਿਗੁਰ ਜੀ ਸ਼ਾਂਤ ਭਾਵ ਸੁਣਦੇ ਰਹੇ। ਸੋਚਿਆ, 
ਜੇ ਇਸ ਨੂੰ ਜਵਾਬ ਨਾ ਮਿਲਿਆ ਤਾਂ ਇਹ ਹੰਕਾਰੀ ਦਾ 
ਜ਼ਹਿਰ ਹੋਰ ਭੀ ਵੱਧੇਗਾ ... ਲੋਕਾਂ ਨੰ ਡਰਾਏਗਾ ਸਤਾਏਗਾ। 
ਸਤਿਗੁਰੂ ਜੀ ਬਚਨ ਕੀਤਾ, “ਤੂੰ ਲਾਹੌਰ ਪਹੁੰਚਣ 
ਤੋਂ ਪਹਿਲਾਂ ਝੱਖੜ ਵਿਚ ਰੁਲ ਕੇ ਮਰੇਂਗਾ। 
ਕਾਨ੍ਹਾ ਹੰਕਾਰ ਵਿਚ ਕਹਿੰਦਾ ਹੈ, ਮੇਰੀ ਪੰਜ ਸੋ ਸਾਲ 
ਉਮਰ ਹੈ, ਕੋਈ ਮਾਰ ਨਹੀਂ ਸਕਦਾ। ਵਾਪਸ ਜਾਂਦਿਆਂ 
ਲਾਹੌਰ ਤੋਂ ਪਹਿਲਾਂ, ਜ਼ੋਰਾਂ ਦੀ ਹਨੇਰੀ ਆਈ। ਘੋੜੇ ਬਿਦਕ 
ਕੇ ਉਛਲੇ ... ਕਾਨ੍ਹਾ ਰੱਥ ਤੋਂ ਥੱਲੇ ਡਿੱਗਾ... ਲੋਹੇ ਦਾ ਪਹੀਆ 
ਗਿਆ। 
ਦੂਜੇ ਨੰਬਰ ਤੇ ਭਗਤ ਪੀਲੂ” ਨੂੰ ਅੱਗੇ ਆਉਣ ਦਾ 
ਇਸ਼ਾਰਾ ਹੋਇਆ। 
ਕਵਿਤਾ ਉੱਚਾਰੀ- 
“ਪੀਲੂ, ਅਸਾਂ ਨਾਲੋਂ ਸੇ ਭਲੇ, ਜੰਮਦਿਆਂ ਜੁ ਮੋਏ॥ 
ਉਨ੍ਹਾਂ ਚਿੱਕੜ ਪੈਰ ਨ ਬੌੜਿਓ, ਨਾ ਆਲੂਦ ਭਏ॥” 
ਸਾਡੇ ਤੋਂ ਉਹ ਚੰਗੇ ਜਿਹੜੇ ਜੰਮਦਿਆਂ ਮਰ ਗਏ। 
ਨਾ ਜਗ ਦੇ ਚਿੱਕੜ ਵਿਚ ਪੈਰ ਰੱਖੇ ਨਾ ਮੈਲੇ ਹੋਏ। 
ਸਤਿਗੁਰ ਜੀ ਬਚਨ ਕੀਤਾ- ਸ੍ਰੀ ਗੁਰੂ ਨਾਨਕ 
ਪਾਤਸ਼ਾਹ ਨੇ ਮਨੁੱਖ ਜਨਮ ਨੂੰ ਸ੍ਰੇਸ਼ਠ ਪ੍ਰਾਣੀ ਦਾ ਦਰਜਾ ਦਿੱਤਾ 
ਹੈ। ਜੀਵਨ ਨੂੰ ਜੀਉਣ ਦਾ ਢੰਗ ਗੁਰਬਾਣੀ ਦਸਦੀ ਹੈ। ਸ੍ਰੀ 
ਗੁਰੂ ਨਾਨਕ ਪਾਤਸ਼ਾਹ ਦਾ ਵਾਕ ਹੈ- 
ਇਹੁ ਜਗੁ ਸਚੈ ਕੀ ਹੈ ਕੋਠੜੀ ਸਚੇ ਕਾ ਵਿਚਿ ਵਾਸੁ 
ਸਤਿਜੁਗ 


5।। 58000 9800 500। । €0) 


ਤੀਜੇ ਨੰਬਰ ਤੇ ਛੱਜੂ ਭਗਤ ਨੇ ਆਪਣੀ ਰਚਨਾ 
ਸੁਣਾਈ- 
ਕਾਗਦ ਸੰਦੀ ਪੂਤਲੀ ਤਊ ਨ ਤ੍ਰਿਆ ਨਿਹਾਰ॥ 
ਯੋਂਹੀ ਮਾਰ ਲਿਜਾਵਹੀ ਜਥਾ ਬਿਲੋਚਨ ਧਾਰ॥ 
ਇਸਤ੍ਰੀ ਜਾਤੀ ਦੀ ਨਿਖੇਦੀ ਕੀਤੀ ਗਈ ਸੀ। 
ਇਸਤ੍ਰੀ ਵੱਲ ਵੇਖਣ ਵਾਲੇ ਨੂੰ ਜਮ ਇਸ ਤਰ੍ਹਾਂ ਮਾਰਦਿਆਂ ਲੈ 
ਜਾਣਗੇ, ਜਿਵੇਂ ਨਿਰਦਈ ਬਿਲੋਚਾਂ ਦੀ ਧਾੜ ਪੈਂਦੀ ਹੈ ਬੇਦਰਦ 
ਬਿਲੋਚ ਹਮਲਾਵਰ ਮਾਰ ਕੁਟ ਕੇ, ਧਨ ਸੰਪਤੀ ਖੋਹ ਕੇ ਲੈ 
ਜਾਂਦੇ ਹਨ। 

ਸਤਿਗੁਰ ਜੀ ਬਚਨ ਕੀਤਾ, ਸਤਿਗੁਰ ਨਾਨਕ 
ਪਾਤਸ਼ਾਹ ਨੇ ਨਾਰੀ ਨੂੰ ਬਹੁਤ ਸਨਮਾਨ ਜਨਕ ਦਰਜਾ ਦਿੱਤਾ 
ਹੈ 

“ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ॥” 
ਛੱਜੂ ਭਗਤ ਦੀ ਰਚਨਾ ਭੀ ਖਾਰਿਜ ਹੋ ਗਈ । 
ਫਿਰ ਸ਼ਾਹ ਹੁਸੈਨ ਨੇ ਰਚਨਾ ਉਚਾਰੀ- 

“ਚੁੱਪ ਵੇ ਅੜਿਆ, ਚੁੱਪ ਵੇ ਅੜਿਆ। ਬੋਲਨ ਦੀ 
ਨਹੀ ਜਾਇ ਵੇ ਅੜਿਆ। ਅੰਦਰ ਬਾਹਰ ਹਿੱਕਾ ਸਾਂਈ ਕਿਸ 
ਨੂੰ ਆਖ ਸੁਣਾਈ॥” 

ਸਤਿਗੁਰ ਜੀ ਬਚਨ ਕੀਤਾ, ਬਤੌਰ ਕਾਫ਼ੀ ਜਾਂ 
ਸ਼ਾਇਰੀ ਤਾਂ ਠੀਕ ਹੈ, ਪਰ ਇਸ ਗੁਰੂ ਗ੍ਰੰਥ 'ਚੋਂ ਇਲਾਹੀ 
ਬਾਣੀ ਦੀ ਕੂਕ ਉਠੇਗੀ ਅਤੇ ਰੂਹਾਂ ਵਾਲੇ ਸੁਣਨਗੇ, ਨਿਤਨੇਮ 
ਕਰਨਗੇ। ਚੁੱਪ ਹੋ ਜਾਣਾ, ਸਮੱਸਿਆ ਦਾ ਸਮਾਧਾਨ ਨਹੀਂ ਹੋ 
ਹਨ। 
ਤਾਂ ਪਾਤਸ਼ਾਹ ਕਹਿੰਦੇ ਹਨ- 

ਭਗਤੁ ਭਗਤੁ ਸੁਨੀਐ ਤਿਹੁ ਲੋਇ॥ 

ਜਾ ਕੈ ਹਿਰਦੈ ਏਕੋ ਹੋਇ॥ 

ਭਗਤ ਦੇ ਹਿਰਦੇ ਵਿਚ, ਦ੍ਰਿਸ਼ਟੀ ਵਿਚ, ਸੁਰਤਿ 
ਵਿਚ, ਬਚਨਾਂ ਵਿਚ, ਦੂਜਾ ਭਾਵ ਨਹੀਂ। ਇਕ ਪਰਮਾਤਮਾ 
ਨਿਹਾਲ ਹੋ ਜਾਏ। ਭਗਤ ਬੋਲਦਾ ਹੈ, ਤਾਂ ਤਿੰਨੇ ਲੋਕਾਂ ਵਿਚ 
ਸੁਣੀ, ਮੰਨੀ ਜਾਂਦੀ ਹੈ- 

ਭਗਤ ਜਨ ਤਾਂ ਪਰਮੇਸ਼ਰ ਦਾ ਨਿਵਾਸ ਹੁੰਦੇ ਹਨ। 


੧3101੧੧15॥0060181.60।। 


੍ਰੀਤੇ ਦਆਂ ਹਾਂ 


(ਪਿਛਲੇ ਅੰਕ ਤੋ ਅੱਗੇ) 


ਪ੍ਰੀਤਮ ਸਿੰਘ ਕਵੀ 


ਦੀਵਾਨ ਸਮਾਪਤੀ ਦੀ ਅਰਦਾਸ 8 ਵਜੇ ਤੱਕ ਹੋ ਗਈ। ਪੂਰਬੇ ਦੁਆਰਾ ਹੋਈ ਅਰਦਾਸ ਤੋਂ ਪਤਾ ਲੱਗਾ ਕਿ ਪਾਠਾਂ ਦੇ 
ਭੋਗ ਇਸ ਅਨੁਸਾਰ ਪਾਏ ਗਏ : 14 ਪਾਨ ਸਤਿਗੁਰੂ ਰਾਮ ਸਿੰਘ ਜੀ ਦੇ ਦਰਸ਼ਨ ਨਮਿਤ (5 ਲੁਧਿਆਣੇ ਦੀ ਸੰਗਤ ਵਲੋਂ, 9 
ਹੋਰਨਾਂ ਵਲੋਂ), 3 ਪਾਨ ਸਤਿਗੁਰੂ ਪ੍ਰਤਾਪ ਸਿੰਘ ਜੀ ਦੀ ਯਾਦ ਵਿੱਚ, 3 ਪਾਠ, ਸਮੇਤ ਇੱਕ ਦਸਮ ਗ੍ਰੰਥ ਦੇ, ਸ੍ਰੀ ਸਤਿਗੁਰੂ 
ਜਗਜੀਤ ਸਿੰਘ ਜੀ ਦੀ ਦੇਹ ਅਰੋਗਤਾ ਨਮਿਤ, 16 ਪਾਠ ਅਨੰਦ ਕਾਰਜ ਵਾਲਿਆਂ ਵਲੋਂ ਅਨੰਦਾਂ ਦੀ ਖੁਸ਼ੀ ਵਿੱਚ, ਕੁਛ ਪਾਠ 
ਸੁਖਣਾ ਦੇ ਹੋਰ। 

ਪ੍ਰਾਸਚਿਤ ਕਤਲ ਦਾ - ਸ੍ਰੀ ਸਤਿਗੁਰੂ ਜੀ ਦੀਵਾਨ ਵਿੱਚੋਂ ਉੱਠ ਕੇ ਜਾਣ ਨੂੰ ਤਿਆਰ ਹੋਏ ਤਾਂ ਇੱਕ ਸਿੰਘ ਨੇ ਹੱਥ ਜੋੜ 
ਕੇ ਸ੍ਰੀ ਸਤਿਗੁਰੂ ਜੀ ਦੇ ਚਰਨਾਂ ਵਿੱਚ ਬੇਨਤੀ ਕੀਤੀ ਕਿ ਉਸ ਤੋਂ ਇੱਕ ਕਤਲ ਹੋ ਗਿਆ ਸੀ, ਰਿਹਾਈ ਦੀ ਗੁੰਜਾਇਸ਼ ਕੋਈ ਨਹੀਂ 
ਸੀ, ਇਹਨਾਂ (ਸਤਿਗੁਰਾਂ) ਦੀ ਕਿਰਪਾ ਨਾਲ ਉਸਦਾ ਉਧਾਰ ਹੋ ਗਿਆ, ਉਹ ਛੁਟ ਕੇ ਆ ਗਿਆ ਹੈ। ਹੁਣ ਇਹ ਅਖੰਡ ਪਾਠ 
ਕਰਵਾਣਾ ਚਾਹੁੰਦਾ ਹੈ। ਸਤਿਗੁਰੂ ਜੀ ਨੇ ਸੰਤ ਪਿਆਰਾ ਸਿੰਘ ਨਾਥ ਦਾ ਨਾਮ ਦੱਸਿਆ ਕਿ ਉਸ ਕੋਲ ਜਾਵੇ । 

ਸਦ ਉਪਦੇਸ਼ - ਸਾਧ ਸੰਗਤ ਦੀ ਚਲੋ ਚਲੀ ਤੋਂ ਪਹਿਲੋਂ, ਸ੍ਰੀ ਸਤਿਗੁਰੂ ਜੀ ਨੇ ਸਾਧ ਸੰਗਤ ਨੂੰ ਦੋ ਕੁ ਮਿੰਟ ਦਾ ਸੰਬੋਧਨ 
ਕੀਤਾ। ਇਸਦਾ ਭਾਵ ਇਹ ਸੀ ਕਿ ਸ੍ਰੀ ਸਤਿਗੁਰੂ ਰਾਮ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਅਸਲ ਵਿੱਚ 3 ਫਰਵਰੀ ਸੀ ਪਰ ਅਸੀਂ 
ਇਹ ਦਿਨ ਕੱਲ੍ਹ ਤੇ ਅੱਜ ਮਨਾਇਆ ਹੈ। ਸਤਿਗੁਰਾਂ ਨੂੰ ਜਦੋਂ ਵੀ ਤੇ ਜਿਸ ਬਹਾਨੇ ਵੀ ਯਾਦ ਕਰ ਲਿਆ ਜਾਵੇ, ਉਹੋ ਸਮਾਂ 
ਸੁਲੱਖਣਾ ਹੁੰਦਾ ਹੈ। ਸੰਤ ਗੁਰਚਰਨ ਸਿੰਘ ਡਾਲਟਨਗੌਜ ਵਾਲੇ ਨੂੰ ਮਾਣ ਦੇਣ ਹਿਤ ਯਾਦ ਕੀਤਾ। ਉਹ ਕਹਿੰਦਾ ਹੁੰਦਾ ਹੈ ਸਤਿਗੁਰੂ 
ਰਾਮ ਸਿੰਘ ਜੀ ਦੇ ਸਾਰੇ ਹੁਕਮਨਾਮੇ ਦੀ ਅੰਤਮ ਤੁਕ “ਖ਼ੌਫ਼ ਰੱਖਣਾ ਗੁਰੂ ਦਾ ਹਰ ਦਮ” ਹੀ ਜੇ ਪੱਲੇ ਬੰਨ੍ਹ ਲਈਏ ਤਾਂ ਸਾਰੀਆਂ 
ਗੱਲਾਂ ਵਿਚੇ ਆ ਜਾਂਦੀਆਂ ਹਨ। ਤਕੜੇ ਹੋਵੋ। ਅਸੀ' ਰਹੀ ਜਾਂਦੇ ਹਾਂ ਭਜਨ ਬੰਦਗੀ ਵਲੋਂ । ਜੇ ਇੱਕ ਵਾਰ ਡਿਗ ਪਈਏ ਤਾਂ ਫੇਰ 
ਉੱਠ ਕੇ ਤੁਰ ਪਈਦਾ ਹੈ। ਆਪਣੇ ਘਰ ਨੂੰ ਅਤੇ ਆਪਣੀ ਥਾਂ ਨੂੰ ਪਛਾਣੌ। ਭਜਨ ਬਾਣੀ ਕਰਿਆ ਕਰੋ ਅਤੇ ਘਰ ਪ੍ਰਤੀ ਇੱਕ 
ਪਾਠ ਹਰ ਮਹੀਨੇ ਜ਼ਰੂਰ ਕਰੋ । 

“ਸਾਡੇ ਵਿੱਚ ਖੁੱਲ੍ਹਿਆਂ ਦੀਆਂ ਕੁੜੀਆਂ ਲੈ ਕੇ ਵਿਆਹ ਕਰਨ ਦੀ ਗੱਲ ਮਾੜੀ ਹੈ। 

ਇਸ ਤਰ੍ਹਾਂ ਕੀਤਿਆਂ ਨਾਮਧਾਰੀਆਂ ਦੀਆਂ ਧੀਆਂ ਕਿੱਥੇ ਜਾਣਗੀਆਂ? ਗ਼ਲਤ ਗੱਲਾਂ ਨਾ ਕਰਿਆ ਕਰੋਂ । ਜਿੱਥੇ 
ਅਜਿਹੀਆਂ ਗੱਲਾਂ ਹੋਣ ਉਨ੍ਹਾਂ ਨੂੰ ਰੋਕਿਆ ਕਰੋ। ਸਾਧ ਸੰਗਤ ਦੇ ਕਿਲ੍ਹੇ ਚੋਂ ਨਿਕਲਣ ਦੀ ਕੋਸ਼ਿਸ਼ ਨਾ ਕਰਿਆ ਕਰੋ। ਉਦੋਂ 
ਪਛਤਾਉਂਦੇ ਹੋ ਜਦੋਂ ਬੱਚੇ ਹੱਥੋਂ ਨਿਕਲ ਜਾਂਦੇ ਹਨ ਅਤੇ ਘਰ ਵਿੱਚ ਮੁਸੀਬਤਾਂ ਪੈਦਾ ਕਰਨ ਦਾ ਕਾਰਨ ਬਣਦੇ ਹਨ। ਪਹਿਲਾਂ ਆਪ 


ਹੀ ਉਨ੍ਹਾਂ ਨੂੰ ਬੇਪਰਵਾਹ ਹੋਣ ਦਿੰਦੇ ਹੋ। ਸੁਚੇਤ ਰਹੋ, ਗਲਤ ਗੱਲਾਂ ਤੋਂ ਪਹਿਲਾਂ ਹੀ ਰੋਕ ਪਾਓ। 
16 ਫਰਵਰੀ 1987, ਸੋਮਵਾਰ 
ਜੀਵਨ ਨਗਰ (ਮੇਲਾ ਸਥਾਪਨਾ ਦਿਵਸ) 


ਮੇਲੇ ਦਾ ਵਿਵਾਦ - ਕੱਲ੍ਹ ਰਾਤ ਆਪਣੀ ਦੂਜੀ ਧੀ, ਅਵਿਨਾਸ਼-ਸੂਰਤ ਸਿੰਘ ਕੀ ਜੋੜੀ ਦੇ ਪਿੰਡ ਲੋਹਗੜ੍ਹ ਜ਼ਿਲ੍ਹਾ 
ਫੀਰੋਜ਼ਪੁਰ ਤੋਂ ਤੁਰ ਰਾਤੀ' ਪ੍ਰਥਮ ਸਪੁੱਤਰੀ ਉਪਮੇਸ਼- ਬਲਬੀਰ ਸਿੰਘ ਢਿੱਲੋਂ ਨੇ ਘਰ ਰਾਣੀਆਂ (ਸਰਸਾ) ਆ ਰਿਹਾ। ਏਥੇ 
ਬੀਬੀ ਪ੍ਰੀਤਮ ਕੌਰ ਗੌਰੇ ਨੰਗਲਣੀ ਸੁਪਤਨੀ ਸੰਤ ਮਹਿੰਦਰ ਸਿੰਘ ਤੋਂ ਇਹ ਸੁਣ ਕੇ ਹੈਰਾਨ ਰਹਿ ਗਿਆ ਕਿ ਕੱਲ੍ਹ ਜੀਵਨ ਨਗਰ 
ਸਤਿਜੁਗ---------------------------- ੯ ਸਤੰਬਰ 2023 


5।। 58000 9800 500। । €0) ੧81085॥0॥੫/60118.60।। 


ਦਾ ਮੇਲਾ ਨਹੀਂ ਹੋ ਰਿਹਾ। ਕਾਰਨ ਤਾਂ ਕੋਈ ਨਾ ਦੱਸਿਆ ਗਿਆ, ਮਸ਼ਹੂਰ ਇਹੋ ਸੀ ਕਿ ਸਤਿਗੁਰੂ ਜੀ ਆਏ ਹੋਏ ਹਨ ਪਰ 16 
ਫਰਵਰੀ ਨੂੰ ਵਾਰ ਤੇ ਅਖੰਡ ਪਾਠ ਦਾ ਭੋਗ ਕਰੀਵਾਲੇ ਪਵੇਗਾ ਪਰ ਜਿਉਂ ਹੀ ਸਵੇਰੇ 8 ਵਜੇ ਮੈਂ ਜੀਵਨ ਨਗਰ ਗਿਆ, ਪਤਾ ਲੱਗਾ 
ਸਤਿਗੁਰੂ ਜੀ ਰਾਤ ਦੇ ਆਏ ਹੋਏ ਹਨ ਅਤੇ ਸਵੇਰੇ ਜੀਵਨ ਨਗਰ ਆਸਾ ਦੀ ਵਾਰ ਵਿੱਚ ਦਰਸ਼ਨ ਦਿੱਤੇ ਸਨ। ਹੁਣ ਕਰੀਵਾਲੇ 
ਪਧਾਰੇ ਹਨ। 

ਪਤਾ ਨਹੀਂ ਇਹ ਕਿਵੇਂ ਧੁੰਮ ਗਿਆ ਕਿ ਸਤਿਗੁਰੂ ਜੀ ਜੀਵਨ ਨਗਰ ਸਥਾਪਨਾ ਮੇਲੇ ਤੇ ਦਰਸ਼ਨ ਨਹੀਂ ਦੇ ਰਹੇ। ਜਦੋਂ 
ਨਿਵਾਸੀਆਂ ਨੂੰ ਆਪ ਦੱਸਣ ਦੀ ਕਿਰਪਾ ਕੀਤੀ ਕਿ ਸਵੇਰੇ ਜੀਵਨ ਨਗਰ ਮੇਲਾ ਹੋਵੇਗਾ। ਅੱਜ ਸਵੇਰੇ 8 ਵਜੇ ਸ. ਭਾਗ ਸਿੰਘ 
ਘੁਮਿਆਰ ਵੱਲ ਅਤੇ ਸ, ਸੇਵਾ ਸਿੰਘ ਵਰਨ ਕੇ ਘਰੀ' ਅਖੰਡ ਪਾਠਾਂ ਸਮੇ ਦਰਸ਼ਨ ਦਿੱਤੇ । 

ਜੀਵਨ ਨਗਰ ਬੇਪੰਡਾਲ ਸਥਾਨ ਤੇ, ਮੰਦਰ ਦੇ ਸਾਹਮਣੇ ਜਥੇਦਾਰਾਂ ਨੇ ਦੀਵਾਨ ਸਜਾਏ । ਜਿਸ ਵੇਲੇ (1.30) ਮੈਂ ਗਿਆ 
ਦੀਵਾਨ ਵਿੱਚ ਸੰਤ ਨਿਰੰਜਨ ਸਿੰਘ ਕੱਕੜ (ਜਥੇਦਾਰ) ਕੀਰਤਨ ਨਾਲ ਸੰਗਤ ਨੂੰ ਨਿਹਾਲ ਕਰ ਰਹੇ ਸਨ। 600 ਇਸਤਰੀ ਪੁਰਥ 
ਉਸ ਸਮੇਂ ਸ੍ਰੋਤਾ ਸਨ। 

ਮੈਂ 3 ਵਜੇ, ਨਾਮ ਸਿਮਰਨ ਸਮੇਂ ਸ੍ਰੀ ਸਤਿਗੁਰੂ ਜੀ ਦੇ ਦਰਸ਼ਨਾਂ ਨੂੰ ਦੀਵਾਨ ਵਿੱਚ ਗਿਆ। ਇਹ ਦੀਵਾਨ ਵੀ ਬੇਪੰਡਾਲ 
ਸੀ। ਕੋਠੀ ਦੇ ਚੌਗਾਨ ਦੇ ਬਾਹਰਵਾਰ, ਉੱਤਰ ਪੱਛਮੀ ਦਿਸ਼ਾ ਵੱਲ ਉੱਚਾ ਥੜ੍ਹਾ ਬਣਾ ਕੇ ਸਤਿਗੁਰੂ ਜੀ ਨੂੰ ਸਿੰਘਾਸਣ ਦਿੱਤਾ 
ਗਿਆ, ਉਪਰ ਸੁੰਦਰ ਚੰਦੋਆ। ਸਤਿਗੁਰੂ ਜੀ ਦੇ ਸਨਮੁਖ ਸੱਜੇ ਬੀਬੀਆਂ ਖੱਬੇ ਪੁਰਸ਼ ਬੈਠੇ ਹੋਏ ਸਨ। 1500 ਤੋ' ਵੱਧ ਹਾਜ਼ਰੀ। 

ਪਰਵਾਰ ਜੇਠੂ ਨੰਗਲੀਆਂ ਦਾ- ਮੈਂ' ਓਦੋਂ ਮੱਥਾ ਟੇਕਣ ਵਾਲਿਆਂ ਦੀ ਕਤਾਰ ਵਿੱਚ ਸਾਂ, ਜਦੋਂ ਮੈਨੂੰ ਕਿਸੇ ਮਿੱਠੀ 
ਆਵਾਜ਼ ਅਤੇ ਪਿਆਰੀ ਛੁਹ ਨਾਲ ਆਪਣੇ ਵੱਲ ਆਕ੍ਰਸ਼ਤ ਕੀਤਾ। ਮੇਰੇ ਪਿੱਛੇ ਸ. ਸਵਰਨ ਸਿੰਘ ਜੇਨੂ ਨੰਗਲ (ਅੰਮ੍ਰਿਤਸਰ) 
ਜਿਹੀ ਰੰਗਦਾਰ ਪਗੜੀ। ਸੰਤ ਕਿਸ਼ਨ ਸਿੰਘ 300 ਚੱਕ, ਲਾਇਲਪੁਰ ਵਾਲਿਆਂ ਦਾ ਇਹ ਛੋਟਾ ਸਪੁੱਤਰ ਪੂਰੀ ਸਰਦਾਰੀ 
ਸਤਿਗੁਰੂ ਜੀ ਦੇ ਚਰਨਾਂ ਤੇ ਅਡਿੱਗ ਵਿਸ਼ਵਾਸ ਰੱਖਦਾ ਹੈ। ਅੱਜ ਕਾਰ ਦੁਆਰਾ ਆਪਣੇ ਪਰਵਾਰ ਨਾਲ ਗੁਰੂ ਦਰਸ਼ਨਾਂ ਦਾ ਲਾਭ 
ਉਠਾਣ ਆਇਆ ਹੈ। ਇਸਦੇ ਦੋ ਲੜਕੇ, ਸ. ਸਤਵੰਤ ਸਿੰਘ ਐਗਰੀਕਲਚਰ ਇੰਸਪੈਕਟਰ ਅਤੇ ਮਨਜੀਤ ਸਿੰਘ ਸਮੇਤ 
ਆਪਣੀਆਂ ਸੁਪਤਨੀਆਂ ਦੇ ਨਾਲ ਹਨ। ਮਨਜੀਤ ਸਿੰਘ ਰੇਲਵੇ ਵਿੱਚ ਚੀਫ਼ ਟਿਕਟ ਇੰਸਪੈਕਟਰ ਹੈ ਅਤੇ 400 ਮੀਟਰ 
ਹਰਡਲ ਦੌੜ ਵਿੱਚ ਭਾਰਤ ਦਾ ਨੰ. 2 ਦੌੜਾਕ ਹੈ। ਇਸਨੇ ਤਿੰਨ ਗੋਲਡ ਮੈਡਲ ਪਾਕਿਸਤਾਨ ਵਿੱਚੋਂ ਜਿੱਤ ਕੇ ਲਿਆਂਦੇ ਹਨ। 
ਵਰਲਡ ਰੇਲਵੇ ਈਸਟ ਜਰਮਨੀ ਮੁਕਾਬਲੇ ਵਿੱਚ ਭਾਰਤ ਨੂੰ ਤੀਜੇ ਦਰਜੇ ਦਾ ਮਾਣ ਦੁਆਇਆ। ਪਹਿਲਾਂ ਜਦੋਂ ਸਕੂਲ ਵਿੱਚ 
ਹੁੰਦਾ ਸੀ, ਇਟਲੀ ਵਿਖੇ ਵਰਲਡ ਸਕੂਲ ਮੀਟ ਵਿੱਚ 6ਵੀ' ਥਾਂ ਤੇ ਆਇਆ। ਟੋਕੀਓ ਵਿੱਚ ਏਸ਼ਿਆਈ ਖੇਡਾਂ ਵਿੱਚ ਵੀ 6ਵਾਂ 
ਸਥਾਨ ਜਿੱਤਿਆ। 1982 ਵਿੱਚ ਦਿੱਲੀ ਦੇ ਏਸ਼ੀਅਨ ਖੇਡ ਮੁਕਾਬਲਿਆਂ ਵਿੱਚ ਇਸਨੂੰ ਪੰਜਵਾਂ ਨੰਬਰ ਮਿਲਿਆ। 

ਸਤਵੰਤ ਪਤਨੀ ਬੀਬੀ ਜਗਦੀਸ਼ ਕੌਰ ਸ. ਸਵਰਨ ਸਿੰਘ ਦੀ ਵੱਡੀ ਨੂੰਹ, ਸਕੂਲ ਟੀਚਰ ਹੈ। ਛੋਟੇ ਮਨਜੀਤ ਸਿੰਘ ਦੀ 
ਪਤਨੀ ਬੀਬੀ ਬਖਤਾਵਰ ਭੁੱਲਰ ਗੋਲਾ ਸੁੱਟਣ ਵਿੱਚ ਆਪਣਾ ਸਾਨੀ ਨਹੀਂ ਰੱਖਦੀ। ਇਸਨੇ ਆਪਣਾ ਹੀ ਰਿਕਾਰਡ ਛੇ ਵਾਰ 
ਤੋੜਿਆ। ਟੋਕੀਓ ਵਿੱਚ ਹੋਏ ਏਸ਼ੀਅਨ ਖੇਡ ਮੁਕਾਬਲਿਆਂ ਵਿੱਚ ਇਸ ਬੀਬੀ ਨੇ ਚੌਥਾ ਦਰਜਾ ਹਾਸਲ ਕੀਤਾ। ਕਵੈਤ ਵਿੱਚ 
ਹੋਈਆਂ ਖੇਡਾਂ ਵਿੱਚ ਵੀ ਚੌਥੀ ਥਾਂ ਜਿੱਤੀ। ਹਿੰਦ ਵਿੱਚ ਹੋਏ ਸਾਲਾਨਾ ਖੇਡ ਮੁਕਾਬਲਿਆਂ ਵਿੱਚ 11 ਵਾਰ ਫਸਟ ਨੰਬਰ ਤੇ 
ਆਈ। ਇਸਦਾ ਗੋਲ 8 ਪੰਡ ਦਾ ਹੈ ਜੁ 14 ਮੀਟਰ 58 ਸੈਂਟੀਮੀਟਰ ਦੂਰ ਤੱਕ ਜਾਂਦਾ ਹੈ। 

ਮੱਥਾ ਟੇਕਣ ਗਿਆਂ ਸ੍ਰੀ ਸਤਿਗੁਰੂ ਜੀ ਨੇ ਸ. ਭੁੱਲਰ ਨੂੰ ਤੁਰੰਤ ਪਛਾਣਿਆ ਅਤੇ ਇਸ਼ਾਰਾ ਕਰਕੇ ਖਾਸ ਵਿਅਕਤੀਆਂ 
ਵਿੱਚ ਜਵਾਨ ਬੱਚਿਆਂ ਸਮੇਤ ਬੈਠਣ ਨੂੰ ਕਿਹਾ। 

ਸ਼ਬਦ ਕੀਰਤਨ - 4 ਵਜੇ ਨਾਮ ਸਿਮਰਨ ਉਪਰੰਤ ਸੰਤ ਸੁਜਾਨ ਸਿੰਘ ਦੀ ਅਗਵਾਈ ਵਿੱਚ ਸੁਖਦੇਵ ਸਿੰਘ ਸੁੱਖੀ 
(ਤਬਲਾ) ਚੰਦ੍ਰਹਾਂਸ ਜੀ, ਮਹਿਲ ਸਿੰਘ ਤਾਰ ਸ਼ਹਿਨਾਈ ਆਦਿ ਨਾਲ “ਅਉਖੀ ਘੜੀ ਨ ਦੇਖਣ ਦੇਈ” ਤਿੰਨ ਸ਼ਬਦ ਗੰਵੇਂ। 
ਮਹਾਰਾਜ ਜੀ ਨੇ ਕੀਰਤਨ ਵਿੱਚ ਸਾਥ ਦਿੱਤਾ। ਠਾਕੁਰ ਦਲੀਪ ਸਿੰਘ ਜੀ ਅਤੇ ਨਿਕਟੀ ਸੇਵਕਾਂ ਤੋਂ ਇਲਾਵਾ ਇਲਾਕੇ ਦੇ ਮੁਖੀ 


ਸ੍ਰੀ ਸਤਿਗੁਰੂ ਜੀ ਦੇ ਕਰੀਬ ਬੈਠੇ। 
ਸੰਤ ਤਰਸੇਮ ਸਿੰਘ ਦੇ ਕਹਿਣ ਤੇ 20-25 ਮਿੰਟ ਕੀਰਤਨ ਪਿੱਛੋਂ ਮੈਂ ਬੋਲਿਆ : ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਜੀ 
ਸਤਿਜੁਗ ------------ਂ-ਂ-ਂ-ਂ-ਂ-.-.-.-%-----੮------------ ਸਤੰਬਰ 2023 


5।। 58000 9800 500। । €0) ੧81085॥0॥੫/60118.60।। 


ਦੁਆਰਾ ਜੰਗਲ ਵਿੱਚ ਮੰਗਲ ਲਾਉਣ ਲਈ ਜੀਵਨ ਨਗਰ ਇਲਾਕੇ ਦਾ ਖਰੀਦਣਾ ਅਤੇ ਏਥੇ ਹੋਇਆ ਬਹੁਮੁਖੀ ਵਿਕਾਸ। ਸੀ 
ਸਤਿਗੁਰੂ ਜੀ ਦੀ ਇਲਾਕਾ ਉਸਾਰੀ ਬਾਰੇ ਚਰਚਾ ਅਤੇ ਇਸ ਤੋਂ ਪਿੱਛੋਂ ਸਾਡੇ ਵਿੱਚ ਸ. ਸਵਰਨ ਸਿੰਘ ਜੇਠੂ ਨੰਗਲ ਪਰਿਵਾਰ ਦਾ 
ਜ਼ਿਕਰ ਅਤੇ ਇਹਨਾਂ ਸਭਨਾਂ ਬਾਰੇ ਜਾਣਕਾਰੀ । 

ਮੇਰਾ ਜੀਵਨ ਨਗਰ ਮੰਚ ਤੇ ਬੋਲਣਾ ਅੱਜ ਵਿਸ਼ੇਸ਼ ਕਿਰਪਾ ਹੀ ਜਾਪਦੀ ਹੈ, ਨਹੀਂ ਤਾਂ ਮਹਾਰਾਜ ਜੀ ਤਾਂ ਮੈਨੂੰ ਪਸੰਦ 
ਨਹੀਂ ਕਰਦੇ । 

ਬਦਲੀ ਹੋਈ ਸੁਰ - ਗੁਰੂ ਕੇ ਨਿਜੀ ਸਕੱਤਰ ਨੇ ਸ੍ਰੀ ਸਤਿਗੁਰੂ ਜੀ ਨੂੰ ਦੋ ਚਾਰ ਮਿੰਟ ਕੁਛ ਕਹਿਣ ਦੀ ਅਰਜ਼ ਕੀਤੀ। 
ਸ੍ਰੀ ਸਤਿਗੁਰੂ ਜੀ ਬਚਨ ਕਰਨ ਦੇ ਇਛੁੱਕ ਨਹੀਂ ਸਨ ਪਰ ਆਪਣੇ ਸਕੱਤਰ ਦੀ ਆਖ਼ਤ ਨੂੰ ਸ੍ਰੀ ਹਜ਼ੂਰ ਨੇ ਭਾਗ ਲਾਏ। ਸਤਿਗੁਰੂ 
ਜੀ ਦੇ ਕਥਨ ਦਾ ਸੰਖੇਪ : (ਅੱਜ ਆਪ ਜੀ ਨੇ ਜਿਸ ਸਲੋਕ ਤੋ ਵਚਨਾਰੰਭ ਕੀਤਾ, ਉਹ ਕਾਫ਼ੀ ਕਰੜਾ ਲੱਗਾ ਅਤੇ ਮੈਨੂੰ ਜਾਪਦਾ 
ਹੈ ਜਿਵੇਂ ਕਿਸੇ ਨੂੰ ਨਿਸ਼ਾਨਾ ਬਣਾ ਕੇ ਕਿਹਾ ਗਿਆ ਹੋਵੇ। ਇਹ ਦੋਹਾ ਕਿਸੇ ਨੀਤੀ ਪੁਸਤਕ ਦਾ ਪ੍ਰਤੀਤ ਹੁੰਦਾ ਹੈ : 

ਤਵ ਆਖੀਅਨ ਮੇਂ ਮਿਤ੍ਰ ਕੀ ਤਹੀ ਨ ਜਬ ਪਹਿਚਾਣ 

ਕਹਨ ਲਗਿਓ ਤਬ ਜਗਤ ਸਬ ਨਾਮ ਉਲੂਕ ਬਖਾਨ । 

ਸਾਡਾ ਮਿੱਤਰਚਾਰਾ ਸਤਿਗੁਰੂ ਸੱਜਣ ਨਾਲ ਹੈ। ਹੋਰ ਦੁਨਿਆਵੀ ਮਿੱਤਰਤਾ ਕੂੜੀ ਹੈ : 

ਸਤਿਗੁਰੂ ਮਿਤ੍ਰ ਮੇਰਾ ਬਾਲ ਸਖਾਈ, ਸਦਾ ਚੇਰੇ ਰਹਿਣਾ ਚਾਹੀਦਾ ਹੈ। 

ਦੁਨੀਆਂ ਤਾਂ ਸੁਅਰਥਾਂ ਬੱਧੀ ਹੈ। ਗੁਰੂ ਜੀ ਦਾ ਕਥਨ ਹੈ : ਮਨਮੁਖਾ ਕੇਹੀ ਦੋਸਤੀ ਮਾਇਆ ਕਾ ਸਨਬੰਧ। ਜਿਚਰੁ 

ਇਹ ਸਦਾ ਯਾਦ ਵਿੱਚ ਰੱਖੋ ਕਿ ਸਤਿਗੁਰੂ ਦਾ ਮਾਰਗ ਕਿਹੜਾ ਹੈ। ਉਹਨੇ ਸਾਨੂੰ ਜਿਹੜੇ ਰਾਹ ਪਾਇਆ ਹੈ। .... 
ਅਸੀਂ ਕੋਠੇ, ਕਾਰਾਂ, ਬੰਗਲੇ ਬਣਾਏ ਹਨ ਪਰ ਸਤਿਗੁਰੂ ਨੂੰ ਹਿਰਦੇ, ਅੰਦਰ ਵਸਾ ਕੇ, ਮਨ ਵਿੱਚ ਰੱਖ ਕੇ । ਜੁੜਨਾਂ ਅਸਾਂ ਸਤਿਗੁਰੂ 
ਨਾਲ ਹੀ ਹੈ। ਸਹੀ ਧੁਰਾ, ਸਾਡੇ ਲਈ ਸਤਿਗੁਰੂ ਹੀ ਹੈ। ਜੇ ਅਸੀਂ ਆਪਣੇ ਧੁਰੇ ਤੋਂ ਹੀ ਥਿੜਕ ਗਏ, ਆਪਣੇ ਘਰ ਤੋਂ ਹੀ 
ਮੁਨਕਰ ਹੋ ਗਏ ਤਾਂ ਗੁਰਬਾਣੀ ਦੀ ਇਹ ਤੁਕ ਧਿਆਨ ਵਿੱਚ ਲਿਆਓ : ਹੋ ਘਰ ਛਡ ਵੰਵਾਵਣਾ...... 

ਨਲਕੇ ਦਾ ਪਾਣੀ, ਕੋਕਾ ਕੋਲਾ ਆਦਿ ਦੀ ਵਰਤੋਂ, ਹੋਟਲਾਂ ਦਾ ਖਾਣਾ, ਇਸ ਲਈ ਵਿਵਰਜਤ ਕੀਤਾ ਜਾਂਦਾ ਹੈ ਕਿ 
ਇਹਨਾਂ ਦੀ ਰੋਕ ਨਾਲ ਤੁਹਾਡੀ ਸਿਹਤ ਸਾਵੀ ਸੁਖਾਵੀ' ਰਹਿ ਸਕਦੀ ਹੈ। 

ਤੁਸੀਂ ਸਾਰੇ ਜਾਣਦੇ ਹੀ ਹੋ ਕਿ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਕਿਉਂ ਏਥੋਂ ਗਏ ਅਤੇ ਫੇਰ ਕਿਉ' ਨਹੀਂ ਆਏ। 
ਇਹ ਕੋਈ ਭੁਲੇਖੇ ਵਾਲੀ ਗੱਲ ਨਹੀਂ ਅਤੇ ਨਾ ਹੀ ਮੁੜ ਮੁੜ ਦੁਹਰਾਣ ਵਾਲੀ। ਇਸ ਤੋਂ ਸਤਿਗੁਰਾਂ ਵੱਲ ਸਾਡੀ ਪਹੁੰਚ ਦਾ ਪਤਾ 
ਲੱਗਦਾ ਹੈ। 

ਤੁਹਾਡੇ ਏਥੇ ਵਿਆਹ ਵੀ ਅ-ਮਰਿਆਦਤ ਅਤੇ ਕੁਵੇਲੇ ਹੁੰਦੇ ਹਨ। 9-9 ਵਜੇ ਤੱਕ ਵਿਆਹਾਂ ਵਾਲਿਆਂ ਨੂੰ ਉਡੀਕਣਾ 
ਨਾ-ਮੁਨਾਸਬ ਹੈ। ਜੇ ਵਿਆਹ ਵਾਲੇ ਦਿਨ ਵੀ ਸਵੇਰੇ ਅੰਮ੍ਰਿਤ ਵੇਲੇ ਉੱਠ ਕੇ ਸਕੇਸ ਸ਼ਨਾਨ ਕਰ ਆਸਾ ਦੀ ਵਾਰ ਨਾ ਸੁਣੀ ਜਾਵੇ, 
ਤਾਂ ਹੋਰ ਫਿਰ ਕਦੋਂ ਉੱਦਮ ਕਰਨਾ ਹੈ। ਇਹ ਸਾਰੀਆਂ ਗੱਲਾਂ ਸਾਡੇ ਵਿਚਾਰਨ ਦੀਆਂ ਹਨ। 

ਦਾੜ੍ਹੀਆਂ ਕੱਟੀਆਂ, ਭਰਵੱਟੇ ਮੁੰਨੇ ਹੋਏ ਤੇ ਏਥੇ ਸਹਿਜ ਭਾ ਵਿਆਹ ਹੋ ਜਾਂਦੇ ਹਨ। ਮਰਿਆਦਾ ਦਾ ਕੋਈ ਧਿਆਨ 
ਨਹੀਂ ਕੀਤਾ ਜਾਂਦਾ। ਨੈਰੋਬ਼ੀ ਵਾਲੇ ਸੂਬਾ ਦਰਸ਼ਨ ਸਿੰਘ ਜੀ ਬੜੀ ਜੁਗਤ ਨਾਲ ਗੱਲ ਸਮਝਾਇਆ ਕਰਦੇ। ਇੱਕ ਨੌਜਵਾਨ 
ਵਿਆਹ ਵੇਲੇ ਪਜਾਮਾ ਨਹੀਂ ਸੀ ਲਾਹੁੰਦਾ, ਸੂਬਾ ਜੀ ਉਸਨੂੰ ਸਮਝਾਇਆ ਕਿ ਜਦੋਂ ਅਸੀਂ ਖੇਡ ਦੇ ਮੈਦਾਨ ਵਿੱਚ ਹੁੰਦੇ ਹਾਂ ਤਾਂ 
'ਫਾਊਲ' ਕਿਸਨੂੰ ਕਹਿੰਦੇ ਹਨ? ਉਸਨੇ ਕਿਹਾ. ਬੇਅਸੂਲੀ ਨੂੰ। ਸੂਬਾ ਜੀ ਦੱਸਿਆ. ਇਹ ਵੀ ਬੇਅਸੂਲੀ ਹੈ, ਜਿਸ ਲਈ ਤੈਨੂੰ 
ਵਰਜਿਆ ਜਾ ਰਿਹਾ ਹੈ। ਅਸਾਂ ਸਤਿਗੁਰਾਂ ਦੀ ਮਰਿਆਦਾ ਨੂੰ ਸੰਭਾਲਣਾ ਹੈ, ਵਿਗਾੜਣਾ ਨਹੀਂ। ਅੱਗੇ ਤੋਂ ਕੋਸ਼ਿਸ਼ ਕਰੋ, 
ਵਿਆਹ ਵਾਲੇ ਬੱਚਿਆਂ ਦੀਆਂ ਦਾਹੜੀਆਂ ਸਾਬਤ ਹੋਣ ਅਤੇ ਬੀਬੀਆਂ ਦੇ ਭਰਵੱਟੇ ਵੀ ਠੀਕ ਹੋਣ। 

ਵਿਆਹਾਂ ਵਿੱਚ ਮਿਲਣੀਆਂ ਮੁਕਲਾਵੇ ਕਰਨੇ ਠੀਕ ਨਹੀ' ਅਤੇ ਬੀਬੀਆਂ ਸਹੁਰੇ ਘਰ ਜਾ ਕੇ 15 ਦਿਨ ਲਗਾਤਾਰ 
ਰਹਿਣ। ਦੁਨਿਆਵੀ ਰਸਮਾਂ ਵਿੱਚ ਨਾ ਖੁੱਭੇ ਰਹੋ, ਰਸਮਾਂ ਸਤਿਗੁਰਾਂ ਵਾਲੀਆਂ ਹੀ ਸਹੀ ਹਨ। ਜਾ 
ਸਤਿਜੁਗ----------ਦ0------------------- ਸਤੰਬਰ 2023 


5।। 58000 9800 500। । €0) ੧81085॥0॥੫/60118.60।। 


੪1ਊ015 ੦1 500€।1111੬।੧੧4005 ॥੧ ॥10।੩ 


|॥। 51੧੯ ੦1 ੧੧੬ 3੮੧, 3040€।।01€।੧੧1600 15 
੬ ॥ਿ1011£2 3।੪€੦1੬ ॥। 3 1੩॥5੧੩੦੦ 561 1੧੬੪।੬15 
3 1੫੬ 0€।13110 ੮। 50011 1605. 11੧੬੬ 
3੦ 5੬੪€।31 '1॥੧੧5' 30੦੫੧ ੦੪11੬ ]005 
0੪110131€।€500115101€ ੮। 0115 6305. 

੧ਿ੦€1111%, ੪1313।351੧੩ 3੧੦ 008 
ਗਿ3੦€51। ਇ੦੪€।111€।੧ ।੯੦੬1੪੬੦ 30216300115 
1੦0 00521300੫3੧੬5 3੦ £1.2. 1੦10€।5 ।। 
।€5[20115€ ੧੦ ।੦0716300।15 ।€1੬੩5੬੦ 0। 2੦।੧੬।5 
&537੧168।3੮13।1 0605. 11੬ ੫੩2੬ ੮। ੬੬੯੬ 
॥੧੧੦ ੩ £੦੪€।1011€। ]006 1੩5 06011 50 ॥ਿਟ/। 
018੧ ੧੫੩70 ੦310103੯੬5 3੬ ।੦੧ 1੬51੧30।੬ ੧੦ 
3001 ੮। ੧105€]1005 ੧1੩੧ ੫੦।੧ ੬੪੦।।।੦੧੫॥੦੧੧ 
੧੫੩1163060। ੦1 ।੧੩੧1੮੫1361ਇ. ੧੦੧0, ੧੧੬ 
੧੫੦50੦।੧ 15 'ਭ/1੩੯ ੫੬ ੧੧੬ ।੧॥੧੧5 06110 015 
60322" 
॥। ੧05 36੮1, |।1। ੬੦੧£ ੧੦ 0156055 ੧੧੬ '1015' 
& ੧1 '੧€310€5' 30੦0੧ ੧ &੦੪।11੧€।੧ 1005 ।। 
॥103. 
100 8 ੪੧015 ੦600€11੬111605 11 ॥1013 
੪੧01 1: 9-5100 

105੧ ੦੦21੬ 01੬੪ ੧1੧੧ £੦੪।101€।੧੧ 
]005 ੧੦ 9€ ੮051) ੩੧੪ ੮੦2੧ 9-5 1005. 11੧੩੧15 011੬ 
01 01੬ 01225 1੧੧੧5 ੧0੦੫੧ ਟ੦੪€11011€।੧1005. 
1105 ੫5੬0 ੧੦ 0€ ॥। 905 01੧੬. ੧੦੧ 19੦੫ 5੦੩੪ 
[0€€੬ 00002 ੧੬ 9੩) ੦ 1੦05 ੦8 ॥ਟ1€। 
0701815, ।੧ 1 0੬ 3੦000 10-12 1੦015. 
010€੦੪€।, 50105 ।੧ ੬੦੬5 0੦110 ੧੧੩੧1 
ਭ੦੫ 31੬ ੩।੧ 165 ੦। |”$ 07€।. £0€। ॥। 08116 
5€੮੧੦। 11੦0੪/303੧5, 11€।11101110੦।6॥ 1੦੫5 


ਸਤਿਜੁਗ 


ਜਗ ---- 


5।। 58000 9800 500। । €0) 


63੬੬੦ ੭231 613।੧ 


3।€ ॥੦11 10 008 ੮ 8 £0, ੧੪0੮ ॥0ਇ੧ ਇ੦ 
0੧010 11੦0 3।€॥13 1॥£1€। 05160. 
5੦6131602506।1੬0 3 5੫।੪€॥ 0।। ੧੧੬ 
£8।1੬5੧ 3੧੦ 13੧5੧ 11੦€0।1੬5 01੩੧ ੩ 1੬10 ॥੧ 
ਟ੦੪€1111੧।੧੧ ]005. 11੬੧ ੬੦੧ ੧੧੬ ੮101੬ 
।€501੧5!- 
£81€5੧।੬।£ 5੧੧01: 9 ੩1੧੧ 
1॥5੧।੧੦੮੦।੬ ੪1੧੧੧ ।6॥150॥ ੦1731 3੧0 
73111॥੧#|ਰ।€ 
€15੧।੧੦ਟ।£ %1।੧੧€।6॥॥050॥॥ ੦1/21੮੫੧0੫ਟ 
310 7।1੧੬।5/€168।੬ 
€ 003੧੦ ॥੧੦0।੬ ੪1੧ ੧੧੬ ।011150ਭ ੦7 
111੧੬ ੧/3੧੦। 3੧੦ 53।1੧80੦।੧ 
੧੯੬5੧।੦੬।£ 5੧01੬: 12:30 ੩।੧ 
੧01203੧ਟ 1੧੧੦੦੧।੬ %1੧13 21501੮੧੮੦੬੮੧੦। 
€ 003੧੮ ੮੩ ੪1੧੧ 3 ੮੬॥੩। ।੧॥॥5੦॥॥ ੦70੩1 
(12:45 ੧) 
੪ਊ੧॥ 2: 11£॥੦। ੧੩੧ & 311੬॥੧5 
£% €1101੧-1€੪€1, ਇ੦੪€।101੬।੧ ]੦05 [03% 
01੬ 0€5531311€5 310 501€1॥ 0੧01੬ 100€5੧. 7੦ 
€੧%311101, 11੬ '3੬03101€।੧੧ 07 ੮੦5੧ [03੧5 ੩ 
13।1050।੧€ 5313।ਊ ੦1 ੧5 20 0161 91੪75 1੬੩ 
13੧€।11੧॥ 01੬7੧ 0। 3 ।1੬01੮31 0੯7੧, ੮। ੧੧੬ 
[0051601। ੦1 '”੦50113।1' 0। '131113।।'. ੦੫ 9੦।1੧ 
€੪€।। ੯੬੦ 3 £੧੦੫੫੧੧੦ ਧ੦£।੦ ੧੦ ੧੫੩॥0 0ਿ। 
01੬5੬ 005160115. 
013੮ ੧੮੯। €0/ ੧੬੩15 ੦1200? 
$313।1੬5 ॥। &੦੪€।।॥੧੦।% 01ਇ3102360।15 31੬ 
3੯03੮0੪€ 0।1॥ ੩੯01੬ €।0੧-1੬੪ਟ।. #5 ੩5101! 
੪13੧੩ ਇ੦੪€।1011੪।੧ ੬1216) €3।115 3101੬ 


ਸਤੰਬਰ 2023 


੧3101੧੧15॥0060181.60।। 


0੪1੧ ੧1੬ '9€।1€7੧5' 1੧੬ ੬0੧5, 15 ਗਿ। 1੬55 ੧॥੩।੧ 
0੪13੧ 115 011੪3੧੧੦ ੮੦੫੯੬।03।੧ &੯5. 3€100/ ੧੬ 
੧0੪੦ ।€੩501੧5 “੬/1॥ ੦੪€।101€।੧ 1007 5065 3੩੧੩ 
॥211੪। ੬੪੦1”? 

੧4 ੮੦੧੧0੦੧੦।੧ 0210੧, ੧੦।॥2 11੩ 
[0163੧੬ ੮0111[2311੧, ੮3।। 11੦0੪€ ੫0 ੧0 ੧੧੬ ੬੪੮1੦ 
40੮ 01 ੮” ੧੪101 15 ਊ੬315. 1000/€੪€।, 31 
€11[216€€ 1੧ 3 2੦੪€।111੪।% ੦।£3।॥2300।, ।। 15 
੬੩15, 1੩) 0011੬ 3 5€।110। ੮1੬।੦। 
500€111€।10€।1੧, ੬3111 ]05੯ 01€-੧0॥੦ ੦7 
0੪13੧ 3।। ੬216੬ ॥। 3 1੪3੧੬ 01ਇ3102306।੧ 
€3।115. 50, ੩ ]00 01੩੧ ੦੪1੫5 ੧੧।੩੮੦੪੦ 5318੧ 
੧੦੦੩੧ ੫੪1 901 ੩ 13010) 10101 10- 15 
੧੬315. ੮0112€੧੬।੧੯ €।216€€5 ੬੬੯ ॥ਿ੫503੧੬੦ 
0੪1€।। ੧੧€॥ ।੧੬।॥ 15 ੦੧ ੮੦੬2੦ 3੦ 001) 
੬03੧0. 

੧7 ੮੧੦੦ ।। ੧੧ 1੪੩੧੮ 5੦੮੧੦। ।੧੩॥ 0€ 
੧੦੫ਇ11॥1੧1੬ ॥॥0315 5੧੧੬5, 00੧ 04€। 30€1100, 1੯ 
€3।115 ੬੦੦0 ।€0੪3।ਧ5 ੮। 01੦5੬ ੪੧੦0 3੬ ੧੪010। 
1. #5 80511€55 5681103।0 ।€0੦।੧੮੦੦ ।੬੦੬॥੧1॥੧੧੩੧ 
01੦ 3੪3੬੬ 5313।੧ 01 3 0॥€੦੧੦। ੦1 ੩ ਧਿ7॥ 
60।1103।1॥ ੪/35 ੨5 9 0੦੬, 1੦੬੩5 ੧੧੦ 3੪੧੬੬ 
1€013।। ੬010੧ 5313੧ ੪/35 ੧55.87130. 1105 
13੧ 0€ €%੮€5516੪€ 00੧ 15 3 ।€31॥੧॥. “010 1111੧ 
6011€5 ੧੦ 3 &੦੪€।।॥੧੬।॥% ]00, 01੬ 130੦ 01 ੧੧੬ 
11101 ੧੦।੧੩੧॥੧023੧॥ ॥। ੬੦੪6€।101€।੧ 135 
੧੦ 0€ 0/10।। 3।। “੧੮੦੬॥0੧3੦1੬” 9810611:12. 
੪੧0 3: ੮1੧3੦੧1॥॥੧ਇ 

4231੧, ੧1੦ 0੩੧5 07 01੯ 905 ੩ 6੬ 
£੦।1€. 11੬ ੬੦੪€।11।੧੬।੧ ]005 ੧੬ ॥੦੧ 
[0€11113।1€।1੧ 311/110।€. 10੬ ਇ੦੪€।1111੬।੧ 15 
6€30।1ਇ ੮0।3੦੮੧੫੩। ।01€5, 035੬0 0।। ।॥0113।੧ 
5੦੫੮੬ ।1੦੮੬553।੧ 0 3 5067੮ ੦1੬੦੧. 
6੮8110103੧੬5 ੩੯ ।੧੫॥੬੦ ੧੦ 9/੦। ੦।। 010]ਟ੦੧5, 
0੪111 1੧੪ 3 [03601 6੧੬ ੪0300. ੮। 
€੧%311101€:- 

€ 075੧੮ ।੩੦ ੧੧੦ ੩੦0॥੮੩੦੦।੧5 ੮। 
1101€ 11313 1010੦ ੮੦।10੧੮੧੫੩1|205੧5. 


ਸਤਿਜੁਗ 


ਜਗ ------ ਦੇ 


5।। 58000 9800 500। । €0) 


੧1 81੧੦ ੧੫੩ 11੪੦॥੧੦੦੦ 7੦।੧੦0੦। 
5੦6੬੧ ॥॥੬੦ ੬150।111੬1 ੮। 265100।15 ।31ਇ 
੦1 50631 ੪੪੦।੬। ੧੦ 3 0॥€੮੯੦। 0੦।। 3 ੦03੮੧ 
03515. 

11੮, ।੧੦੧ 3 ੦੪11੧ ]005 3੬ 
'€।।੧3।੧੬।੧੧' ੧੧੦੬. £੪€।। 50।1€ 0€।1113।1੬।1੧ 
]00, ੧੦511 9੬ 0।1113।1€।੧ ੮। 10।£, 91000 15 
01੬ €੧001311800।1. 

੪੧014: ੫੦ ੮0 

£01011€। 0225੧ ।1੧੯। ੦7 ੬੦੪€।1111੬।੧੧ 
1900 013੧ 1੬੪ਊ ੪0੦੧ ਗਿ€. 10੬ ੬੦0€1੧੬।੧।5 
0੪0।01ਇ 0।। 0€16।3੧੬ [੦16੬5 ੧੦ 0੬੩1 ੪੪੧ 
11011-01011€।5. 111੬੧% ॥੧੪€ 58੧੬੦ ੮1051੧੬ 
90015 0। ।1੦।1-20।11।5. ॥। 3੦੧, 0109/11੬ 
॥1500੮00115 ।॥੦1 ੮੩01੧੬੧ 5੬੪੦੬੧੩।॥ ੧੦੬੬0 
01131 511੧੩ ੧1੩੧੧ ੮31੬੪ ੮। 3 ।੬੪1੬੧॥ 01 ।1੧0।੧- 
[0€160।1111ਇ 07€।5, ੧੧੦ 3€031011€੧ 07 
੮€।50111€1 3੦ 13॥1॥੧ ॥੧5 3॥੮੩੦॥ ੮੦੧੬ 0 
0੪10 ਧ੮੧3੬੦ &01ਧਟ1।1੬5 ੧੦ ੪੬੩1 04101 ।10।੧- 
[0€0।1€।5 ੦ ੦7੬।5 ੦1000060101ਟ011). 

11੮੬, 10 5੧੦।॥ਊ 5101੧, £੦੪6।1011€।੧੧ 
0701315 9੧੧ 500000 0੪੦ ੬੧115, 10੫0 
[0€।01113।੮€ 3।੧ਧ ੮੩11005 3੯000 ੧੦ 0/੦0।51031 
13੪ ੧੦ 1੬੧ ੬੦ 01 01€॥ ]605. 1105 ੧੬੩15, ੦੫ 
ਇ੦੪€।1011€।੧ €॥216॥€੬5 1੦੧ 06।111੬ ੧੧੦॥ 
9005 001), ।15013੪੬ 3੦ ੧੧01੬ ੪੦।॥ 
੮੩50311ਊ ੮3।1।10 16।ਇ€। 1010 0।1੧੦੧1੦॥]605. 
੪੧0 5: ੫੦ 5।1005।1੦55 0।। €੦01125 

00੬ 06 01੬ ੮011110।। 11੧੧5 30੦੫੧ 3 
£੦੪€।101੬।੧ ]00 15 ੧੧੩੧ 1੦।੯ ੬ ।੧੦ 51005 
1੦€011£5. “10021, ।੧੦5੧ ੦765 1੧੪੮ 01€॥' 
5੧37 ੮੩1 ੫5 ੦੬ 0੩॥ ॥। 3੦੪੩੮ ੧੦ ੬੬੧ 1੧੬ 
0੬੧15 01 ੧1੬ ੩੯੮।੧੦੫੬੬5 3੧੦ [€5€।1360।੧5. 
1੧੩੧ 1੬25।੧੦5੧।੦੪੬੦॥ਇ5 58।੧੦।106।੧੬. 

50613160250€0।1੬੦ 3 50੪੦ ੦1 52 
604€।1011€।% ।੧੦੬0।੬5. 3€10੫/ 15 01੬ £301੮ 
50041 01੦ 0੬੧੩15 ੦7 ਟ੦੪€1111€।੧ ੧੬8੬ 
110/303੧5. 
ਸਤੰਬਰ 2023 


੧3101੧੧15॥0060181.60।। 


ਇ੮੧੬1ਊ9੦10₹ 


1 ੫੦0੪ 6080 


4 


500੧੪ 0॥੧ 1੧੧ 
9੬੨੦ 


€30₹111010311. ॥੧੪੯੧3110]8 1190੧੩08੩ 


10੬ 30੦੪੬ ੮18।੧ 51੦੪5 ੦੫੦ 94967 
ਇ੦੪€।।111€।੧੧ 1੧੦੬0।ਇ5 581੧ ੦। 01੧. /੦੬੩5 
011 4% 0੪€।੬ 3।। ।੧੦੫। 1੧੧੬ & ੦) 2% /€।੬ 
[2059011੬0. 

੪1੧੯ 6: ੧੦ 0੪੬੬1 9੪01% 

#੬ 31। ੧੧੦੧੪ ੧੧3੧ [।1੪੩੧੦ 1005 
11੦੪/3੦3॥5 00੪10੬5 3 ੬੬੧੦ 61 [00੧1 
5੧੫9੩) &50193)]. 80੧ 0੬ ੧025 ੩੬ ।੧੦੧ 
5311੬ ੪੧੧0੬ ੬੦੪€11੬।1605. ੮81) 07੬5 
311੪੧ €1੬੮੧੬੦ ।੯।੮5੦।੧੧੦॥੦5 1।। ੧੧ 
ਇ੦੪€।।111€।੧ ੫05੬ ੧੦ 561੪001੬ ੧੦॥ 1੧੪੬0।੬5 ੩੧ 
8 [0111 ੦।। 1103), 9 3੧ 0।। 53੧0।03॥ 310 €੪।੧ 4 
[01੧ ੦।। 50103). 

/1011€। 501੪੧ ੧0੪35 7€।7011€0 
09506131 0256੧ ੪੪/੪੬।0 ੧੬੬੬5. 10੬ 
50।੪€॥ 15 935੬0 0।। 13-/੦੬੬।੧0 ।੧੬੬੧।੬5 1੬10 
0੧ 01੬੧ ੬੦੪€।11੬।੧੧ 00015. 11੬ ੬010੮ 
01000 51੦੫5 ੧੧੬ ੫੩੧੩ ੦।। 0੪੦(੬।੧0 ॥੧੪੬੦।੧੬5. 

1੧੬ 3੦੦੪੬ ੦1੩।੯51੦੧/5 ੧੧੩੯38% 0101੬ 
0੪੦€੬।੧੦ ।੧੬8॥੬5 ੧੪1੬ ॥10 1੩੦੦੩! & 
[50੮੧ ੬੦੪€।101€।੧੧ 90015. £010 3੦੫੧੦ 23% 
01 ੧1੬ ੪੬੬੧੦ ।੧੪੬0।&5 ੪੪੬੮ ।॥€10 0॥ 5੧3੧੬ 
ਇ੦੪€।।11€।੧੧0001€5. 

0160।€੦੫੦।, ੧1€॥ ।॥੩੪€ 3150 ੧੮੦੦।10310੬0 
3।। 15 07੦੬ ੦। ੩ 1੬10 5੧ ੧੦ ॥੧੧੬॥੩੦੧ ੪੧॥ 
੪113੬੬।5 0।। 3 ੪੬੬10 ੪/1੬।। ੧1੬ ੬0੬ 5੧੧੧੬ 
੪35 ੮੦1€030।1£ ੧੧1੩ ੧3੪31! 


ਸਤਿਜੁਗ 


5।। 58000 8001 5001 0 ੬00) 


੪੧0॥ 7: 011੧ €/10੧੬ 1੧॥੦੦5 ੦0010।੧੩੧%੦ 

/019001੦ 0੮੧) 3000੧ ੬੦੪€।।0੧੧੬।੧ 100 
15 ੧੧੩੧ $੦੫ 00116।। 0੦੬5।।" ੧੩੯੦ 001 9੦੫ 
ਇ€੯ €੧0€।1੬।।੮੬੦ & $੦00॥ ॥8॥ ੧੫15 901੧੦. 
੮1੦।€੦0।, । 9/35 ੧੦10 ।। ॥੧% 'ਗਿ1੪੩੧੬ 1007 ੧੧੩੧੯ 
੮€30।1£ 3।। ॥੧03੮੧ ॥1 901) ।੧੫॥5 ੬੩5 ੦7 
[086611੮੬ 3੦ ॥੩੦ ੪੦ ੧੦ 031) ।੬੩੦। 3 
[005160।1 9/1੬।€ $੦੫। 021110।। ੮੦0੧5 €100£1।੧0 
0।1੪€ ।€੩1 ੮13੬. 80੧ 005 3੬ 011੬੧ ੩੧ 
ਇ੦੪€।।111੬।੧੧ ੦7੦੬5 ।੦੪/303੧5. £੪€।, 1100 3੬ 
1੦੫੪ ੧॥੦) ੮0੦1510€। $੦0। ੦0001110।। & 
[03।00103060।। 1੧ ॥੧੦੬0।1ਇ5. 3€16॥ 15 ੧੧੬ 
€੧31121€100112॥੧. 

0੬ 01 ।੧॥ 11੬05 15 ੧ ੬੦੪€।11੧੬।੧੯ 
07੦31. /੧੬। 1੬ ੧੪੩5 ।11੬੬0। ੧੧ ੩ 5੬।10। 
07631 ॥। ੧ ੮੬031 1050੧ ੮। ੧੧੬ 05੧ 01੧੬, 
01੬ ਗਿ5੧ ੧10੧2 ੧1੩੧ 5੬10 ੦7€। ੩5੬੦ 0/1।੧ 
॥€ €।੧੦।੬੦ 15 07੮੬ ੧੪35, “/1੧੩੧ ੪੦ ੦੫ 011 
15 ੬੦॥੧ਇ #%16ਇ ੪101 ੦੫ ।੦ਇ310੧੦2” ।੧੬ 
0101੬। ੩5੬੦ 101, ੪੪॥੩੧ ੧੦ ੧੦੫ 00106 ੩੦੦੫੧ 
੧1੬ 56੬੧੬? 96 ੧੦੫ ੧1੧6 ੧ 3੪੩੬੬ 11013।੧ 
੧੪1 0110੬।5੧3।੧੦ ੧੧੬ 5੦11੬? ੧੪1੩੯ ੮੩੧ %੬ 9੦ 
0੧1?” ੧ 15 1੧੦0੦੦੦ ।੦3।੧€।11£ ੧੦ 5੦੬ 
ਇ੦4€।।111€।੧ 07੬5 ੩5 05 ੮ 50੦ ।੧੫10- 
1੮੮੬੧੬੦ €੬00300।।੧1॥ 0੪੦।੬. 

੪੧0 8: ੧੦52੮ 

£੪€।੧ ]00 ॥35 01£।।੧॥. ੧ ੧੦੬5੧ ੧੧੯੦ 
੪1੯੧1 $੦੫ 3੬ ੪੦60੬ ੮। 3 01੪੩੧ ॥ਿ110।3੩ 
ਇ੦੪€11011€।੧੧ 11੧ ੦। ੦੫51੮ 1 $੦੫ 13੧੪ 3160 
01੬। $੦੫ ੬੦੧ ।੬50€੮੧. ੮6।੬੦੫ਇ।, $੦੫। ।੬50੬੮੧ 
15 9੬0੬0 0੧ ੧੧੬ 6੦ ੦1]00 ੦੫ ੩੬ 06੧੬ ।੦੯ 
0) ੧1 6010 ੦1 €11010੧€। ੦੫ 3 ੪/੦।11£ 0।- 
50, 53੧11£ ੬੦੪€।।111੪।% €।[210।€੬5 13੪੬ ।੦।੬ 
੬506੧, 00€511।13€ 3।1॥ 5€।੧5ਟ. 

੧ਿ€1੬10€।:-1੧5 ।੧੬੪੬। 3000੧ ੬101 
01€100, 1੧5 31/3॥53000੧ਇ60ਇ01੦।1£1]60. 


(3॥101੧।੨॥0੫੧60018.੦0।। 


110੫4 10 ੪30੦ ੩ ੦੩੦੦ ੧੦16੬ 
੧/1੦।੧ ੧੦੫ #॥ 61164੦006ਟ0 


10300।। ੧ਿ੦5€110।£ ੪163੧ 


/10। 1100531195 01 0200115, 1੦% ੫11 
੧੦0 1੦੦5੬ 3 ੮3।੪੬। 018੯5 ।1£ 0। ੧੦0? 11੦0 
90।।'੧ 1੩੪ 3।1॥ 1੫੬੩ ੪/੧3੧ ੧੦੫ ੪31੧੦ 00, ੧੧੬ 
੧੩5।1੧੩॥ 5੦€।੧। ।1501110011301€. "੦।੧013੧੦1),। 
1511. ੮੦100 3 0।ਇ3।12€੦0 ੦੮੬55 31੦ $੦0 ੪੪11 
1੮੬੩5 ੧੦0 ੮1॥੩।1੮੬5 01 ।੧੩2 3 ੦000 
0€61510।1. 
(੬੧ 130€3੧/3੧॥5 
€ 1੮ 0੧0 ੧੧ 05੧ ੮੧੦੦ ਨ, ੧੦੫ ।੧੫5੧ 
15੧ 35555 $੦015€11 3।੧0 1੩ ੩ ॥5੧੦ 
6੩€€15 $੦0 ੧01 ॥॥੬੧ ।੧੩੧੦॥। ੦0 
॥੧੧੬।੬5੯5 30515. 
੧ ,੮੧ਟ। ।੯5੦੩।੮੧1੧੬ ੧੧੦5੦ ੮੩੦੦5, 
18੦੫੪ ੧੦00/।1$੦੫। 5੦1੬੮00।1੧0 3 '51੦।੧ 
15੯" 01 ੮3੯੬ 1€105 ੧੦ €੧010।€ 0੧1੧੦ 
1੧1 ॥1੮।।1360।31 ॥1੧੪।੪1੬੫/5. 
€ ੨੧੮੦ ॥੦੫ ।€੩੦॥, 9੦੫ ੮3।। 01 ੩ 
੮੩।€€। 71610, 5੧ £੦315, 3੧੦ ੮੦੩੧੬ ੩। 
3੮00।1|2181੧੦ 3੮1੬੪ 1੦5੬ ੦315. 
55੦55 ੦0151 
80੬ $੦੫ ੦3।।੮1005€ ੧1੯।1੬/1੧ ੮੧।€€।, 
ਭ੦੫ ।੧05੧ 1€3।1। 3000੧ $0015€1੮ ੦0 ੪3105, 
11੧੬।੬5੧5, 50₹ਿ 5115, 3੦ 36੧੫੦0੬5, 1। 
601110111860।। 01 ੧੦0੫। 9€।501131੧॥ ੧॥0€, ੧੩੬ 
5011੬ 06602300115 ੩ ੬੦੦9 7੧ ੮ ੧੦੫, 310 
01੬15 ੮੦101 182੦1. 
(15੬ 5€1-355€55111੬।੧੧ ੧0015, 310 3।੦€। 
੧੬5੧5 ੧੦ £31੬। ॥10।11360।। 3000੧ 9੦0 031੧5 


ਸਤਿਜੁਗ 


ਜਗ ------ 


5।। 58000 9800 500। । €0) 


3110, 5005੧੫੦।੧1ਊ, ਟ€।੦।੩੧੧੦ ੩ 15੧07 
06602860।15 ੧1੩੯ ੧ ੩ ੦੦੦ 7੧ 035੬0 011 1੬111. 
50੧੬ 0੬001 ੦1੦੦5 ੧੦ ,0੦। ੧6101 3 ੮੧।੯੬। 
੮੦0115€110। 0 ੦੧1€। ੦8।੪੬। ਧ੬੪੦10211€।1੧ 
[010੮551011315 ੪10 ੮੩।। 1੯10 61€।।13੪123੧੬ ੧115 
[00੦655. 
੪3੬ 3 5016੪੬।510 £੧0010।€ 

੦੫ 00030) 1॥੩੪€ 1010੬ 155 ੦7 
06602360115 ॥। ।੦।੧ 01 $੦0 ੩੯ 0115 9011₹--6।1€ 
£।1੪।3੧੦੦ 0੧ ੬੩੦ 01 ੧੧੬ 5€1-355€5511।1੧ 
੧੦੦15 $੦੫ 050. 10 ੯੬ $੦015€0 ੦।ਇ3।2੦, 
॥੦੫ 51੦01 01101 01111 ।੧੧੦ 0।1€।35੧੬। 151. 
1॥5੧, 16੦੬ 0। ੮੧।€੬।5 ੧13੧ 30€3। ੦।। 0100੬ 
5੧5 311੦੧ ੮੦੭) 01€।੧੧ 01੯0 ੩ 0181 03£ਟ. 11੧੬॥ 
'00[2860115੧0 £010।€." 

੧੧੧, 110 ੧॥ ੦੮੦੫0360115 0।।$੦੫। 15੧5 
013੧ 300€੩। ੧੦ ੦੫. 111੬॥ ।੧੩॥ 0€ ੮੧।੪੬।5 $੦੫ 
1੦੫੪ 3 01੧ 30੦0੧ 3110 /3।੧੧ ੧੦ €੧010।€ 0੧1੬।: 
£560, 11੮00 [16੮5510115 3000੧ ੪੪06 $੦੫ 
9011੧ 0੧੦੫0 110੦1. ੦0 ।1121੧ 1੬੩1੧ 5੦0।੧੬੧1੧ਇ 
011੯੧0€੮੧੬੦. 
£੧0010।€ ੧1੬ 6੬੬15 0।।੧੦੫। 115 

£% ੧15 001੧, ੧੦੫1 0੬ 0011੬ ੦੫ 
113।13੧ਇ€੦ ੧੦ ।੧।।੦% $੦੫। ॥5੧ 0੦॥੪।। ੧੦0 01 10 
੧੦ 20 00605. 1੦੫੪ ੦੫ ੮3।। ੬€੧ 5011 03516 
॥1011300।। 30੦੫੧ ੬੩੦ 01੧1੬ 0੦602860115 0।। 
੧੦01 15੧. 
1010]60 ੧€5611060।15 3੪ €੦੫੫0੦੩90।131, 

ਸਤੰਬਰ 2023 


੧3101੧੧15॥0060181.60।। 


0311੬, 30 |16੬।151।ਇ ।੯੧੫1੬।੧੬11੧5 1। 
[000151੪੦ 5੦0੮5. !€3।।1 300੫੧ 3੦੪3।1੮੬।੬।੧੧ 
00001₹01110€5. 05੬ ਇ੦੪€11111੬।1੧-।੦੦00੦੮੬0 
13001 ।3।€੧ ॥16।।30੦।। ੧੦ ੬੬੧ 0੩੧੩ 3000੧ 
€3।11।1£5 3110100 0011006. 

60੩੯੬ ੩ "5110।੧1151" 

੧੦੫੪ ੦੫ ॥3੪ ।੦।€ ॥10।11360।।, 5੯3੧ 
੧੦ 1811੦੫੪ 00061 $੦੫। 15੧ €੪€।। 0ਿ।1੬।- 3350 
01 ੪॥3੧ $੦੫ 1€3।।੬੦ ।॥੦1 $੦0 ।€5੬੩।੮। 5੦ 
ਗਿ, 06੬11 €111।130।£ 0੬ ੮੩।੪੬।5 ੧੦੫ 001੧ 
0311੧ ੧੦ 015੫ 311 01੧1. ੦੫ 51੦00 100 
0੪1੧ ੧0੪੦ ੧੦ 716੬ 9੦00860115 0।। $੦੫॥ 51੦੧੧ 
15੧." 

11 9੦0 ।€350115 01 ਗਿ10॥2 ੧ ੮੧੯੦ 
0113੮੮€2੧301€ 3॥€ ।1੦।1-1੪੬੦03016, 0੦55 ੦ 
$੦੫। 15੧. ੧੬੦੪੦ €੪€।੧61੧ਇ ੪੧1 0੫0੬5 ੧੧੩੧ 
9011 30031 ੧੦ ੧੦੫. £10111੧੧੦ ੮੩੧॥੬੬।5 11੩੧ 
1੧੪ ੪੪੦੩੬ ]00 ੦0੧1005. 6੬੧ ।10 0 3।ਭ 
0600840। 1; ੦੫ 3੬ 0੩੦1੬ ੦ 014/11੬ ੧੦ 
07 ੧੧੬ ੬੪00੮੩੪੦।੧੩1 0 ੦੧1੬। ।€੧੫॥੦।੬।1੧5, 
01 11$੦੫ 1੧੦੬ 501੬ ੦1 ੧1੬ 50੮ 56015 ।੬੦੬5531੧ 
੧੦50੮੮੪੬0 111੧. 
601600₹॥100।1360।131 ॥੧੧੬।੪੧੬੯੪5 

(/1੬।। ੦੫ ॥੩੪€ ੦।1॥ 3 €0/ ੦੮੦੫0360115 
।੬੮ਿ ੦।। $੦0੫ 15, 5੧੧ 0੦1੧੬ ।੧੦੬ 1੧-੫€0੧ 
।€5€3।੮11. /॥।3।2੬ ੧੦ ੧੦੬੧ ੪੪1੧ ੬੦2੬ 9੪10 
0੪੦1੮ ॥। 01੬ 002360115 ॥। ੪06 ੦੫ 3੬ 
11੧੬।੬5੧੬੦. 1੧੬੧ ੮੩ 10੪10 7115੧113110 
1੦00/1€02ਟ 3000੧ ੧੧੦ ੮੪੬15 0।। 9੦0 51੦।੧ 
5੧. 

੪3੬ ੧੦੫॥ “3।੬੬। 6101੬ 

1131), ੧੮ 0੦112 31 9੦0 ।੯5੬੩॥੮॥, 
ਭ੦੫ 3੮ 00301 ।€੩੦੧॥ ੧੦ ੧੩੧੦ $੦੫। ੮1੦1੦. 
੮੦ 0੬ 090360।। ੧੧੩੧ ੧੦੫ 001 ੧1 01੬ 


ਭ੦੫ 11੬ 1੦5੧ 53056606।। 035੬0 0।। 3 ੧੧੬ 


ਸਤਿਜੁਗ 


ਜਗ ----- ਦੇ 


5।। 58000 9800 500। । €0) 


॥10111300।। $੦੫ 1੩੪੬ £31੦।੬0. ੧੬312 01੩੧ 
$੦੫ 31੬ 316੪੦ ੧੦-੦੪€।5 11 ੧੦੫ ੮1੩੬੬ ੦੫ 
1111੦ 3000੧ $੦01 ੮1॥੦1੦੮੬ ੩੯ ੩੧ 0010 ॥। ੧੦੫ 
€. ੮1311$ 0੦01 ੮13।੬€ ੦॥ ੮੧।੪੬।5 ੩੧ ੬੩5੧ 
3 €0/0115. 

10੦6੪ ੧੦00 60315 

0੧੮੬ ੧$0੦0 13੦ ੩ ੫€੦1510।,, 10੬10 
॥੦੫। 16।- 310 510੦0-੧੬1੧੧ ੬੦315. 1105 1੬25 ੧੦ 
੮13੧੩ ੮੦੫5 ੧0030 ੬੪੧੫1 1801੬ ੧੪੦1 
॥। ੧੦੫॥ ੮1੦5੬।। 1610. !0।&-੧।1। ੬੦315 ੧$0੦31% 
੧੧੬ ੩000੧ 10੬ ੧੦ 719 $੬੩।5 ੧0 ।€੩੦1, %01€ 
$੦੫ ੮੩ 05031) 017 3 510।੧-੧੬।1੧ ੦31 ॥। 51 
11011015੧੦ 10੦੬ $€315. 

(੬੧ ੧੧੦ ।੬5੬੩।੮॥ ੧੦੫ 010 30੦੫੧ 
।੯੧੫॥੮੦ €੦00੮੩੧੦।੧ 30 030੧੬ ੮ ।੦੫। ੫10. 
1੧੦0 0011੧ 1੩੪ 31 ੧੧ ੫੬੧੩1!5, ੫0 5013੬ ।0।€ 
।€5€3੩।੦11. 011੮੬ $੦੫ ॥੩੪€ 3॥ 01੬ ॥16।130੦।੧ 
੪੦0੫11੪੬0, 5੦੧$੦੫। ੦315. 
੧0।1੧੦ 3 6੫॥੬੬। ੮80।੧ ਗਿ3।੧ 

੮0੧ ੧0ਇ€੧1€। 3੧ ੮8੯੬। 3੦੮6੦।। 0131) ੩ 
0/।1੯€।। 0੦੮0੧ ੧1੧੩੯ 1੧੧5 00੧ 31 0੧੬ 5੧੬05 
ਭ੦0 ੪/1 1੩੪ ੧੦ ੧੧੬ ੧੦।€੩੮।$੦੫। ੬੦315. 111 
01੧35 31੦30 13] 61੩੧ ੪1੧8੬ ੧੦੫ ।॥੦11।2੦0॥0 
4 ੧੦ 3, 01€।। ੧੦ ੮ ੩੧0 0. /।੧੬ 0੦੪1 31 ੧੦੫ 
5101੮ 310 16।£-੬।।। ੬੦315 3੦ ੧੧੬ 5੧੬05 ੧੦੫ 
001 13੧੪੦੧੦ ੧੧੯ ੧੦।੬੩੮ ੬੩੮1 ੦।੧€. 11੮00 ੩।॥ 
311003੧੬੦ 03।।1੬।5 ੧੧੩੧ ੮੦੫10 ਟ€੧ ॥। ੧੧੬ ੧੪੩ 
013੮06011£ $੦0। 0315 3੧੦ ੧੧੬ ੪3੧5 ॥੦੫ ੮3 
0060੬ ੧1੬।11. 

1105 1੧੩ 50010 ॥€ ੩ 1੦੧ 010001--3110 
115. 30੧ 1੯5 11੫੦1 €੩51੬। ੧੦ ੮।£€ 3 ੮8।੪੬। 3੧1 
0੪1€।। $੦0 1੦॥/ ੧੪॥੩੧ $੦੫ ੧੪31੧. 13012 01੬5੬ 
5੧੬25 €3।1੧ ੪੪1 53੪੬ ॥੦੫ ੩ 10੧ 01 5001੬ 310 


011੮੦।6॥1੧॥॥101€1012।੫11. 


੧3101੧੧15॥0060181.60।। 


ਕਾਵਿ-ਕਿਆਰੀ 


ਕੁਝ ਕਹਿਣ ਨੂੰ ਜੀ ਪਿਆ ਕਰਦਾ ਏ 


ਉਸਤਾਦ ਦਾਮਨ 
ਕੁਝ ਕਹਿਣ ਨੂੰ ਜੀ ਪਿਆ ਕਰਦਾ ਏ, 
ਕੁਝ ਕਹਿਣ ਤੋਂ ਵੀ ਪਿਆ ਡਰਦਾ ਏ। 
ਕੁਝ ਕਹੀਏ ਪਾਗਲ ਕਹਿੰਦੇ ਨੇ, 
ਚੁੱਪ ਰਹੀਏ ਸੀਨਾ ਸੜਦਾ ਏ। 
ਕੁਝ ਕਹਿਣ ਨੂੰ ਜੀ ਪਿਆ ਕਰਦਾ ਏ। 
ਕੁਝ ਕਹਿਣ ਤੋਂ ਵੀ ਪਿਆ ਡਰਦਾ ਏ। 


ਏਥੇ ਤਨ ਤੋਂ ਲੀੜੇ ਲਾਹੁੰਦੇ ਨੇ, 
ਕਰ ਨੰਗੇ ਜਿਸਮ ਨਚਾਉਂਦੇ ਨੇ। 
ਇੱਜ਼ਤਾਂ ਦੇ ਸਿਰ ਕੋਈ ਕੱਜਦਾ ਨਹੀਂ, 
ਲਾਸ਼ਾਂ ਨੂੰ ਖ਼ੂਬ ਸਜਾਉਂਦੇ ਨੇ। 
ਕੁਝ ਕਹਿਣ ਨੂੰ ਜੀ ਪਿਆ ਕਰਦਾ ਏ। 
ਕੁਝ ਕਹਿਣ ਤੋਂ ਵੀ ਪਿਆ ਡਰਦਾ ਏ। 
ਏਥੇ ਬੰਦੇ ਵਿਕਦੇ ਵੇਖੇ ਨੇ, 
ਏਥੇ ਹਾੜ੍ਹੇ ਵਿਕਦੇ ਵੇਖੇ ਨੇ। 
ਇਸ ਜੱਗ ਦੀ ਉਲਟੀ ਗੰਗਾ ਵਿਚ, 
ਫੁੱਲ ਡੁੱਬਦਾ ਪੱਥਰ ਤਰਦਾ ਏ। 
ਕੁਝ ਕਹਿਣ ਨੂੰ ਜੀ ਪਿਆ ਕਰਦਾ ਏ। 
ਕੁਝ ਕਹਿਣ ਤੋਂ ਵੀ ਪਿਆ ਡਰਦਾ ਏ। 


ਧਨ ਦੌਲਤ ਧਰਮ ਇਮਾਨ ਇਥੇ, 
ਗੀਤਾ, ਅੰਜੀਲ, ਕੁਰਾਨ ਇਥੇ । 
ਇਸ ਦੌਲਤ ਬਦਲੇ ਹਰ ਕੋਈ, 
ਹੱਸ ਹੱਸ ਕੇ ਸੂਲੀ ਚੜ੍ਹਦਾ ਏ। 
ਕੁਝ ਕਹਿਣ ਨੂੰ ਜੀ ਪਿਆ ਕਰਦਾ ਏ। 
ਕੁਝ ਕਹਿਣ ਤੋਂ ਵੀ ਪਿਆ ਡਰਦਾ ਏ। 


ਕੀ ਰਿਸ਼ਤੇ ਨਾਤੇ ਮਾਣ ਇਥੇ, 
ਹੈ ਦੌਲਤ ਰਾਮ ਰਹਿਮਾਨ ਇਥੇ। 
ਏਥੇ ਦਿਨ ਨੂੰ ਘੁੱਪ ਹਨੇਰੇ ਨੇ, 
ਰਾਤਾਂ ਨੂੰ ਸੂਰਜ ਚੜ੍ਹਦਾ ਏ। 
ਕੁਝ ਕਹਿਣ ਨੂੰ ਜੀ ਪਿਆ ਕਰਦਾ ਏ। 


ਸਤਿਜੁਗ-------------------€0 


5।। 58000 9800 500। । €0) 


ਕੁਝ ਕਹਿਣ ਤੋਂ ਵੀ ਪਿਆ ਡਰਦਾ ਏ। 


ਏਥੇ ਲੀਡਰ ਪਾਣ ਭੁਲੇਖੇ ਜੀ, 
ਏਥੇ ਲੁੱਟ ਦੇ ਲੰਮੇ ਲੇਖੇ ਜੀ। 
ਹਰ ਬੰਦਾ ਏਥੇ ਹਰ ਵੇਲੇ, 
ਪੈਸੇ ਦਾ ਕਲਮਾ ਪੜ੍ਹਦਾ ਏ। 
ਕੁਝ ਕਹਿਣ ਨੂੰ ਜੀ ਪਿਆ ਕਰਦਾ ਏ। 
ਕੁਝ ਕਹਿਣ ਤੋਂ ਵੀ ਪਿਆ ਡਰਦਾ ਏ। 


੧3101੧੧15॥0060181.60।। 


੯ [ 04 
ਬੱਚਿਆਂ ਦਾ ਪੰਨਾ 
ਕਾਹਨ ਸਿੰਘ 

ਗੁਰਬਾਣੀ ਅਨੁਸਾਰ ਅਸੀਂ ਆਪਣੇ ਕੀਤੇ ਹੋਏ ਕਰਮਾਂ ਨੂੰ ਭੁਗਤਦੇ ਹਾਂ ਪਰ ਕਈ ਵਾਰ ਸਤਿਗੁਰੂ ਤਰਸ ਕਰ ਸੂਲੀ ਤੋਂ 
ਸੂਲ ਬਣਾ ਦਿੰਦਾ ਹੈ ਜਿਵੇਂ ਇਕ ਦਿਨ ਸ੍ਰੀ ਸਤਿਗੁਰੂ ਰਾਮ ਸਿੰਘ ਜੀ ਕੋਲ ਉਹਨਾਂ ਦੀ ਰੈਜ਼ੀਮੈਂਟ ਦੇ ਸੂਬੇਦਾਰ ਕਾਹਨ ਸਿੰਘ ਮੰਜੇ 
ਤੇ ਬੈਠੇ ਸੀ। ਸਤਿਗੁਰੂ ਜੀ ਨੇ ਛੋਟੀ ਕਿਰਪਾਨ ਹੱਥ ਵਿੱਚ ਫੜ ਉਸ ਦੇ ਪੱਟ ਤੇ ਮਾਰੀ। ਬਹੁਤ ਵੱਡਾ ਚੀਰ ਪੈ ਗਿਆ। ਖੂਨ ਨਾਲ 
ਮੰਜਾ ਲਥਪਥ ਹੋ ਗਿਆ। ਕਾਹਨ ਸਿੰਘ ਪੀੜ ਨਾਲ ਤੜਫਣ ਲੱਗਾ ਅਤੇ ਉੱਚੀ-ਉੱਚੀ ਕਹਿੰਦਾ ਹੈ ਇਹ ਤੁਸੀ' ਮੇਰੇ ਨਾਲ ਕੀ 
ਕੀਤਾ? ਸਤਿਗੁਰੂ ਜੀ ਬਚਨ ਕੀਤਾ ਕਾਹਨ ਸਿੰਘ ਘਬਰਾ ਨਾ ਤੇਰੇ ਘਰਦਿਆਂ ਦਾ ਦੁੱਖ ਕੱਟਿਆ ਹੈ। ਉਸ ਕਿਹਾ ਕਿਹੜਾ ਦੁੱਖ 
ਸਤਿਗੁਰੂ ਜੀ ਕਿਹਾ ਕਾਹਨ ਸਿੰਘ ਤੂੰ ਮਰ ਜਾਣਾ ਸੀ ਮੈਂ ਤੇਰੇ ਚੀਰ ਲਾ ਕੇ ਉਹ ਮਰਨਾ ਕੱਟ ਚਿੱਤਾ ਹੈ। ਹੁਣ ਤੂੰ ਲੜਾਈ ਵਿੱਚ 
ਨਹੀ ਚੇਗਾਂ ਕੀ 

ਜੀ ਦੀਨੀ ਸਤਿਗੁਰੂ ਜੀ ਉਸ ਦੀ ਦਸਤਾਰ ਦਾ ਇਕ ਲੜ ਪਾੜ ਉਸ ਨਾਲ ਉਸ ਦੇ 
ਪੱਟ ਉੱਤੇ ਪੱਟੀ ਬੰਨ ਦਿੱਤੀ। ਕੁਝ ਸਮਾਂ ਉਹ ਸਤਿਗੁਰੂ ਜੀ ਕੋਲ ਬੈਠਾ ਰਿਹਾ ਥੋੜੇ ਸਮੇਂ ਬਾਅਦ ਤੁਰਨ ਲੱਗਾ ਤਾਂ ਸਤਿਗੁਰੂ ਜੀ 
ਕਿਹਾ ਕਾਹਨ ਸਿੰਘ ਪੱਟੀ ਕਿਉਂ ਬੰਨੀ ਹੈ। ਉਸ ਕਿਹਾ ਆਪ ਨੇ ਹੁਣੇ ਤਾਂ ਮੇਰੇ ਕਿਰਪਾਨ ਮਾਰੀ ਸੀ। ਹੁਕਮ ਕੀਤਾ ਖੋਲ ਦੇ ਪੱਟੀ 
ਲਉ 


ਸੰਤ ਮੀਹਾਂ ਸਿੰਘ ਦੇ ਪਿਤਾ ਦਾ ਨਾਮ ਸ. ਸ਼ਾਮ ਸਿੰਘ ਸੀ। ਇਹ ਪਿੰਡ ਸਰਹਾਲੀ ਜ਼ਿਲ੍ਹਾ ਅੰਮ੍ਰਿਤਸਰ ਦੇ ਰਹਿਣ ਵਾਲੇ 
ਸੰਧੂ ਜੱਟ ਸਨ। ਆਪ ਤਿੰਨ ਵਾਰੀ ਸਮੁੰਦਰ ਪਾਰ ਜਾ ਕੇ ਸਤਿਗੁਰੂ ਰਾਮ ਸਿੰਘ ਜੀ ਦੇ ਦਰਸ਼ਨ ਕਰਕੇ ਆਏ ਸਨ। ਆਪ ਨੇ 
ਗੁਰਬਾਣੀ ਦੀ ਪੰਗਤੀ ਸਿੱਧ ਕਰਕੇ ਵਿਖਾਈ- 

ਸਮੁੰਦ ਸਾਗਰ ਹੋਵੈ ਬਹੁ ਖਾਰਾ, 
ਗੁਰ ਸਿੱਖ ਲੰਘਿ ਗੁਰੁ ਪੈ ਜਾਈ॥ 

ਸੰਤ ਮੀਹਾਂ ਸਿੰਘ ਨੂੰ ਲਕਵਾ ਹੋ ਗਿਆ ਬੜੀਆਂ ਦਵਾਈਆਂ ਕੀਤੀਆਂ ਪਰ ਕਿਤੋਂ ਆਰਾਮ ਨਾ ਆਇਆ। ਚਿਹਰਾ 
ਬੜਾ ਕੋਝਾ ਤੇ ਬਦਸੂਰਤ ਹੋ ਗਿਆ। ਮੂੰਹ ਬਿਲਕੁਲ ਵਿੰਗਾ ਹੋ ਗਿਆ। ਜਦ ਕੋਈ ਦਵਾ ਨੇ ਕਾਟ ਨਾ ਕੀਤੀ ਤਾਂ ਸ: ਸ਼ਾਮ ਸਿੰਘ 
ਜੀ ਆਤਸ਼ੀ ਸ਼ੀਸ਼ਾ ਲੈ ਕੇ ਆਏ। ਪਰ ਬੇਅਸਰ ਸਾਬਤ ਹੋਇਆ। 

ਸੰਤ ਮੀਹਾਂ ਸਿੰਘ ਦੇ ਦਿਲ ਵਿੱਚ ਵਿਚਾਰ ਆਈ ਕਿ ਮੈ' ਕਿਉਂ ਨਾ ਸਤਿਗੁਰੂ ਹਰੀ ਸਿੰਘ ਜੀ ਦੇ ਚਰਨਾਂ ਵਿੱਚ 

ਬੇਨਤੀ ਕਰਾਂ। ਉਹ ਜ਼ਰੂਰ ਕ੍ਰਿਪਾ ਕਰਣਗੇ। ਆਪਣੇ ਪਿਤਾ ਸ਼ਾਮ ਸਿੰਘ ਜੀ ਨਾਲ ਭੈਣੀ ਸਾਹਿਬ ਪੁੱਜੇ। ਪਤਾ ਕੀਤਾ ਕਿ ਗੁਰੂ ਜੀ 
ਕਿੱਥੇ ਹਨ। ਗੁਰੂ ਜੀ ਲਾਟੋ' ਦੀ ਢੱਕੀ ਵਿੱਚ ਬੈਠ ਕੇ ਨਿਰਮਲ ਜਲ ਦੇ ਕਿਨਾਰੇ ਭਜਨ ਕਰ ਰਹੇ ਹਨ। ਜਦ ਮੀਹਾਂ ਸਿੰਘ ਜੀ ਢੱਕੀ 
ਵੱਲ ਗਏ ਤਾਂ ਦੂਰੋਂ ਹੀ ਗੁਰੂ ਹਰੀ ਸਿੰਘ ਜੀ ਦੇ ਹਜ਼ੂਰੀ ਸਿੱਖ ਦਾਨ ਸਿੰਘ ਨੇ ਤੱਕਿਆ ਤੇ ਕਹਿਣ ਲੱਗਾ ਪਾਤਸ਼ਾਹ ਮੀਹਾਂ ਸਿੰਘ 
ਸਰਹਾਲੀ ਵਾਲੇ ਆ ਰਹੇ ਹਨ। ਪਰ ਮੂੰਹ ਵਿੰਗਾ ਹੈ। ਜਾਪਦਾ ਹੈ ਜਿਵੇਂ ਲਕਵੇ ਦਾ ਸ਼ਿਕਾਰ ਹੋ ਗਏ ਹਨ। ਜਦ ਸਤਿਗੁਰੂ ਜੀ ਦੀ 
ਕੋਲ ਆਇਆ ਤਾਂ ਦਾਨ ਸਿੰਘ ਨੇ ਕਿਹਾ “ਲਕਵੇ ਨੇ ਹਮਲਾ ਕੀਤਾ ਹੈ ?”” ਸਤਿਗੁਰੂ ਹਰੀ ਸਿੰਘ ਜੀ ਪਹਿਲਾਂ ਪਲ ਕੁ ਚੁੱਪ ਰਹੇ 
ਤੇ ਫਿਰ ਕਹਿਣ ਲੱਗੇ, “ਮੀਹਾਂ ਸਿੰਘ ਦਾ ਮੂੰਹ ਤਾਂ ਠੀਕ ਹੈ, ਤੈਨੂੰ ਕਿਉ ਓਪਰਾ ਲੱਗਦਾ ਹੈ। ਮੀਹਾਂ ਸਿੰਘ ਦਾ ਮੂੰਹ ਪਹਿਲਾਂ 
ਵਰਗਾ ਸਿੱਧਾ, ਸੁਹਣਾ ਤੇ ਸੁਨੱਖਾ ਹੋ ਗਿਆ। ਜਦ ਸਤਿਗੁਰਾਂ ਨੂੰ ਮੱਥਾ ਟੇਕਿਆ ਤਾਂ ਗੁਰੂ ਜੀ ਨੇ ਗਲ ਨਾਲ ਲਾ ਕੇ ਆਖਿਆ, 
ਜਦ ਤੱਕ ਸਿੱਖ ਦਾ ਮੂੰਹ ਆਪਣੇ ਸਤਿਗੁਰਾਂ ਵੱਲ ਸਿੱਧਾ ਹੈ ਤਦ ਤੱਕ ਉਸ ਨੂੰ ਕੋਈ ਹੋਰ ਦੁੱਖ ਵਿੰਗਾ ਨਹੀਂ ਕਰ ਸਕਦਾ। 

ਸੰਤਾ ਮੀਹਾਂ ਸਿੰਘ ਜੀ ਦਾ ਮੁੱਖ ਸਦਾ ਸਤਿਗੁਰੂ ਵੱਲ ਰਿਹਾ ਤੇ ਸਤਿਗੁਰੂ ਰਾਮ ਸਿੰਘ ਜਿੰਨੀ ਹੀ ਗੁਰੂ ਹਰੀ ਸਿੰਘ ਜੀ ਤੇ 
ਜਿਗਰ 
ਸਤਿਜੁਗ --------੧----------------------- ਸਤੰਬਰ 2023 


5।। 58000 9800 500। । €0) ੧81085॥0॥੫/60118.60।। 


ਉਹ ਲੋਕ ਜਿਹੜੇ ਪਰਮਾਤਮਾ ਦੀਆਂ ਕੇਵਲ ਗੱਲਾਂ ਹੀ ਕਰਦੇ ਹਨ ਤੇ ਨਿਰਧਨਾਂ ਗਰੀਬਾਂ ਦੀ ਸੇਵਾ ਨਹੀਂ ਕਰਦੇ, ਉਹ 
ਬਿਲਕੁਲ ਧਾਰਮਿਕ ਨਹੀ ਹਨ। 
ਡਾ. ਰਾਧਾ ਕਿਸ਼ਨਨ 


ਆਪਣੇ ਬੱਚਿਆਂ ਨੂੰ ਨੇਕੀ ਦੀ ਸਿੱਖਿਆ ਦਿਓ। ਇਹੀ ਉਨ੍ਹਾਂ ਨੂੰ ਸੁਖੀ ਬਣਾ ਸਕਦੀ ਹੈ, ਸੋਨਾ ਨਹੀਂ। 


ਬੀਥੋਵਨ 
ਗਿਆਨ ਦੀ ਪੌੜੀ ਨਿੱਤ ਉਤਾਂਹ ਚੜ੍ਹਦੀ ਹੈ। ਕਿਸੇ ਡੰਡੇ ਉੱਤੇ ਅਟਕ ਨਾ ਜਾਓ। 
ਗੁੱਸੇ ਤੋਂ ਬਚੋਂ, ਤੁਸੀਂ ਪਾਪ ਤੋਂ ਬਚ ਜਾਉਗੇ। 

ਟੈਲਮੁਡ 


ਆਮ ਲੋਕ ਰੱਬ ਨੂੰ ਬਹੁਤੇ ਪਿਆਰੇ ਹਨ। ਇਹੀ ਕਾਰਨ ਹੈ ਕਿ ਉਹ ਇਨ੍ਹਾਂ ਨੂੰ ਬਹੁਤ ਜ਼ਿਆਦਾ ਗਿਣਤੀ ਵਿੱਚ 
ਸਿਰਜਦਾ ਹੈ। 
ਅਬਰਾਹਮ ਲਿੰਕਨ 


ਈਸ਼ਵਰ ਨੇ ਕਿਹਾ ਬਾਦਸ਼ਾਹਾਂ ਤੋਂ ਮੈਂ ਡਾਢਾ ਤੰਗ ਆ ਗਿਆ ਹਾਂ। ਬੱਸ! ਮੈਂ ਹੋਰ ਨਹੀਂ ਸਹਿ ਸਕਦਾ। ਹਰ ਸਵੇਰ 
ਗਰੀਬਾਂ ਦੀ ਪੁਕਾਰ ਮੇਰੇ ਕੰਨੀਂ ਪੈਂਦੀ ਹੈ। 


੨੩ 


ਆਮਰਸਨ 


ਕਿਸੇ ਭਾਂਡੇ ਦੀ ਟੁਣਕਾਰ ਉਹਦਾ ਸਾਬਤ ਜਾਂ ਤਿੜਕੇ ਹੋਣਾ ਦੱਸ ਦੇਂਦੀ ਹੈ। ਸਾਡੀ ਬੋਲੀ ਵੀ ਸਾਡਾ ਸਾਬਤ ਜਾਂ ਤਿੜਕੇ 
ਹੋਣਾ ਦਰਸਾਂਦੀ ਹੈ। 
ਡੀਮਾਸਥੇਨੀਜ਼ 
ਬੋਲੀ ਨਿਰੇ ਖਿਆਲਾਂ ਨੂੰ ਦੱਸਣ ਦਾ ਰਾਹ ਨਹੀਂ, ਸਗੋਂ ਇਹ ਖਿਆਲਾਂ ਦੀ ਉਤਪਤੀ ਕਰਨ ਲਈ ਇਕ ਵੱਡੀ ਤੇ ਜਰੂਰੀ 
ਖੁਰਾਕ ਹੈ। 
ਡੇਵੀ 


ਸਤਿਜੁਗ ------ਂ-ਂ-ਂ-ਕ-ਕ-.-.-.---੮-------- ਸਤੰਬਰ 2023 


5।। 58000 9800 500। । €0) ੧81085॥0॥੫/60118.60।। 


ਜਪ-ਪ੍ਰਯੋਗ ਦੀ ਆਰੰਭਤਾ 


ਅੱਸੂ ਮਹੀਨੇ ਦੀ ਨਾਮਧਾਰੀ ਸਮਾਜ ਵਿੱਚ ਖਾਸ 
ਮਹੱਤਤਾ ਹੈ। ਆਮਦ ਤੋ” ਪਹਿਲਾਂ ਹੀ ਇਸ ਦੀ ਝਲਕ ਹਰ 
ਕਾਰਜ ਵਿਚੋ ਨਜ਼ਰ ਆ ਜਾਂਦੀ ਹੈ। ਸ੍ਰੀ ਭੈਣੀ ਸਾਹਿਬ ਅੱਸੂ 
ਹੋ ਜਾਂਦੀਆਂ ਹਨ। ਹਰ ਮਹਿਕਮਾਂ ਹੜਾਂ ਦੇ ਸੰਕੇਤ ਵਾਂਗੂ 
ਅਲਰਟ ਤੇ ਹੁੰਦਾ ਹੈ ਤੇ ਆਪਣੇ-ਆਪਣੇ ਕੰਮ ਵਿੱਚ 
ਨਿਹਾਰਨਾ ਖਾਸ ਤਵੱਜੋ ਮੰਗਦਾ ਹੈ। ਕਿਸੇ ਪਾਸੇ ਸਫ਼ੇਦੀ ਹੋ 
ਰਹੀ ਹੈ, ਕਿਸੇ ਪਾਸੇ ਸਫਾਈਆਂ, ਹੋਲੇ ਮਹੱਲੇ ਦੇ ਬੰਦ ਪਏ 
ਕਮਰਿਆਂ ਵਿੱਚ ਲੰਬੀਆਂ ਬਰਸਾਤਾਂ ਦੀ ਸਲਾਬ ਨੂੰ ਖਤਮ 
ਕਰਨ ਲਈ ਹੋ ਰਹੇ ਯਤਨ ਅਤੇ ਸਟੋਰ ਰੂਮ ਵਿੱਚ ਪਏ 
ਪਾਇਆ ਜਾੰਦਾ ਹੈ ਤਾਂ ਲਗਦਾ ਜਿਵੇ ਧਰਤੀ 'ਤੇ ਕਈ ਰੰਗ 
ਡੁੱਲ ਗਏ ਹੋਣ। ਪੁਰਾਣੀਆਂ ਲਾਈਟਾਂ ਵੀ ਮੁਰੰਮਤ ਅਤੇ 
ਨਵੀਆਂ ਲਾਈਟਾਂ ਲਾਉਂਦੇ ਬਿਜਲੀ ਮਹਿਕਮੇ ਦੇ ਸੇਵਾਦਾਰ 
ਤੁਹਾਨੂੰ ਕਿਸੇ ਨਾ-ਕਿਸੇ ਚੈਂਕ 'ਚ ਜਰੂਰ ਮਿਲ ਪੈਣਗੇ। ਮਣਾਂ 
ਮੂੰਹੀ ਫਲੋਰ ਕਲੀਨਰਾਂ ਅਤੇ ਬਾਥਰੂਮ ਕਲੀਨਰਾਂ ਦੇ ਖਾਲੀ 
ਪਏ ਡੱਬੇ ਦੱਸ ਰਹੇ ਹੁੰਦੇ ਹਨ ਕਿ ਕਿਵੇਂ ਇਨ੍ਹਾਂ ਕਲੀਨਰਾਂ ਨੇ 
ਆਉਣ ਵਾਲੀ ਸੰਗਤ ਦੀ ਸਹੂਲਤ ਨੂੰ ਮੁੱਖ ਰਖਿਆ ਹੈ। 
ਸਾਉਣ ਦੇ ਮਹੀਨੇ ਵਿੱਚ ਸਾਰੇ ਪੰਜਾਬ ਦੀ ਬਨਸਪਤੀ ਨਵੀਂ 
ਕਰਵਟ ਲੈਂਦੀ ਹੈ ਇਸ ਕਰਕੇ ਸੜਕਾਂ ਦੇ ਕਿਨਾਰਿਆਂ 'ਤੇ 
ਚਣੌਤੀ ਹੁੰਦੀ ਹੈ। ਜਿਸ ਨੂੰ ਨੌਜਵਾਨ ਸੇਵਾਦਾਰ ਹੱਸ ਕੇ ਕਬੂਲ 
ਕਰਦੇ ਹਨ। ਉਸਾਰੀ ਵਾਲੇ ਸੇਵਾਦਾਰ ਤਾਂ ਮਾਨੋ ਸ਼ਾਖਸ਼ਾਤ 
ਮੁਤਾਬਕ ਨਵੀਆਂ ਉਸਾਰੀਆਂ ਹੋ ਜਾਂਦੀਆਂ ਹਨ। ਵੱਡੇ ਨਿਕੇ 
ਵਿਹਲ ਹੈ ਤਾਂ ਉਹ ਜਵਾਬ ਦਿੰਦਾ ਹੈ ਮੇਲੇ ਤੋਂ ਬਾਅਦ ਗੱਲ 
ਕਰੀਂ। ਲੱਕੜ ਦੇ ਕਾਰੀਗਰ ਆਪਣੇ ਅੰਜਾਰ ਚੁੱਕੀ ਕਦੀ 
ਹਨ। 
ਵੀ ਮਾਹੌਲ ਰੋਜਮਰਾ ਨਾਲੋਂ ਵੱਖਰਾ ਹੋ ਜਾਂਦਾ ਹੈ। ਸਟੋਰ ਵਿੱਚੋਂ 
ਸਤਿਜੁਗ 


ਜਗ ------ ੮ 


5।। 58000 9800 500। । €0) 


ਪੁਰਾਣੀਆਂ ਦਾਲਾਂ, ਚੌਲ ਅਤੇ ਮਸਾਲੇ ਬਾਹਰ ਕੱਢ ਧੁੱਪਾਂ 'ਚ 
ਸੇਵਾਦਾਰ ਥਾਲੀਆਂ ਅਤੇ ਛੱਜਾਂ ਵਿੱਚ ਪਾਂ ਸਾਫ਼ ਕਰਦੇ ਅਤੇ 
ਰੋੜ, ਵੰਡ ਵੰਡੇਵਾਂ ਵੱਖਰਾ ਕਰਦੇ ਹਨ। ਛੋਟੇ ਵੱਡੇ ਸਾਰੇ 
ਸਮਾਨ ਸਟੋਰ 'ਚੋਂ ਬਾਹਰ ਕੱਢ ਵੇਖੇ ਪਰਖੇ ਜਾਂਦੇ ਹਨ ਨਵੇਂ 
ਕਰਿਆਨੇ ਨਾਲ ਸਟੋਰ ਦੀਆਂ ਸੈਲਫਾਂ ਹਰ ਤਰ੍ਹਾਂ ਦੇ ਸਮਾਨ 
ਨਾਲ ਫੁੱਲ ਕੀਤੀਆਂ ਜਾਦੀਆਂ ਹਨ। ਇਕ ਸੇਵਾਦਾਰ ਗੁੱਠ 
'ਚ ਬੈਠਾ ਕਈ ਤਰ੍ਹਾਂ ਦੀਆਂ ਜੜੀਆਂ ਬੂਟੀਆਂ ਰਗੜ ਦਾ 
ਹੈ। ਇਹ ਸਾਰੀਆਂ ਜੜੀਆਂ- ਬੂਟੀਆਂ ਦੀ ਖਿਲਰੀ ਖੁਸ਼ਬੂ 
ਦੱਸ ਦੀ ਹੈ ਕਿ ਚਾਹਟਾ ਆਉਣ ਵਾਲੇ ਮਹੀਨੇ ਅਤੇ ਠੰਡ 
ਲਈ ਤਿਆਰ ਹੋ ਰਿਹਾ ਹੈ। ਸਰੋਵਰ ਦਾ ਜਲ ਕੱਢ ਜਾਲਾ, 
ਮਿਟੀ ਸਾਫ ਕਰ ਧੁੱਪ ਲਵਾ ਨਵੇਂ ਨਿਰਮਲ ਜਲ ਨਾਲ ਭਰ 
ਦਿੱਤਾ ਹੈ। ਬਣੀ ਹੋਈ ਮਰਿਆਦਾ ਅਨਸੁਾਰ ਬਾਗ ਵਾਲੀ 
ਕੋਠੀ ਵਿੱਚ ਅਖੰਡ ਪਾਠ ਆਰੰਭ ਹੋ ਚੁੱਕਿਆ ਹੈ। ਹੁਣ ਜਦੋਂ 
ਅੱਸੂ ਦੀ ਸੰਗਰਾਂਦ ਨੇੜੇ ਆ ਰਹੀ ਹੈ ਤਾਂ ਸਾਰੀ ਸੰਗਤ ਵਿੱਚ 
ਅੱਸੂ ਦੇ ਮਹੀਨੇ ਦਾ ਉਤਸ਼ਾਹ ਹੋਰ ਵੀ ਉਮੜਦਾ ਨਜ਼ਰ 
ਆਉਂਦਾ ਹੈ। ਭਾਂਦਰੋ ਦਾ ਆਖਰੀ ਦਿਨ ਤਿਉਹਾਰ ਵਰਗਾ 
ਲਗਦਾ ਹੈ। ਸਾਰਾ ਦਿਨ ਅੰਮ੍ਰਿਤ ਛੱਕਣ ਵਾਲਿਆਂ ਦੀਆਂ 
ਲਾਈਨਾ ਲੱਗੀਆਂ ਰਹੀਆਂ। 

ਅੰਮ੍ਰਿਤ ਛਕਣਾ- ਸਿਖਾਂ ਨੂੰ ਅੰਮ੍ਰਿਤ ਦੀ ਦਾਤ ਸ੍ਰੀ 
ਗੁਰੂ ਗੋਬਿੰਦ ਸਿੰਘ ਜੀ ਨੇ 1699 ਈ. ਨੂੰ ਦਿੱਤੀ। ਨਵੇਂ 
ਜੀਵਨ ਜਾਚ ਦੀ ਸ਼ੁਰੂਆਤ ਦਾ ਇਹ ਮੁੱਖ ਦਰਵਾਜਾ ਹੈ। 
ਹਨ ਤਾਂ ਕਿ ਇਹ ਕਾਰਜ ਪਿਛਲੇ ਪਦਾਰਥਕ ਜੀਵਨ ਨਾਲੋਂ 
ਵੱਖ ਹੋ ਕੀਤਾ ਜਾਵੇ। ਅੱਸੂ ਦੇ ਮੇਲੇ ਵਿੱਚ ਲੱਗਣ ਵਾਲੇ 
ਪ੍ਰਯੋਗੀ ਸੱਜਣ ਅੰਮ੍ਰਿਤ ਛੱਕ ਕੇ ਪ੍ਰਕਿਰਤਕ ਜੀਵਨ ਜਿਊਣ 
ਵੱਲ ਤੁਰਦੇ ਹਨ। ਭਾਂਦਰੋ ਦੇ ਆਖਰੀ ਦਿਨ ਅੰਮ੍ਰਿਤ ਛੱਕਣ 
ਆ ਹਰੀਆਂ ਸਨ ਅੰਮ੍ਰਿਤ ਛੱਕਣ ਦਾ ਸਿਲਸਿਲਾ ਸਵੇਰੇ 
ਅਰਦਾਸ ਤੱਕ ਚਲਦਾ ਰਿਹਾ ਹੈ। ਅੰਮ੍ਰਿਤ ਛਕਾਉਣ ਦੀ 
ਸੇਵਾ ਹਰ ਸਾਲ ਦੀ ਤਰ੍ਹਾਂ ਦੁਆਬੇ ਦਾ ਜੱਥਾ ਨਿਭਾਉਂਦਾ 
ਰਿਹਾ। ਇਹ ਸੇਵਾ ਲਗਾਤਾਰ ਦੋ ਦਿਨ ਚਲਦੀ ਹੈ ਜੋ ਹਰ 


ਸਤੰਬਰ 2023 


੧3101੧੧15॥0060181.60।। 


ਸਾਲ ਦੁਆਬੇ ਦਾ ਜੱਥਾ ਬੜੇ ਪਰੇਮ ਨਾਲ ਕਰਦਾ ਹੈ। 

ਅਰਦਾਸ- ਸਵੇਰੇ 3 ਵਜੇ ਅਰਦਾਸ ਹੋਣੀ ਸੀ। 
ਭਵਨ ਵਿੱਚ ਜੁੜ ਚੁੱਕੀ ਸੀ। ਬਹੁਤ ਸਾਰੀ ਸੰਗਤ ਖੂਹਾਂ 'ਤੇ 
ਸਰੋਵਰ 'ਚ ਅਤੇ ਅੰਮ੍ਰਿਤ ਛਕਣ ਵਾਲਿਆਂ ਕੋਲ ਵੱਡੀ 
ਗਿਣਤੀ ਵਿੱਚ ਖੜੀ ਸੀ। ਸਾਰਿਆਂ ਨੂੰ ਕਾਹਲੀ ਸੀ ਕਿ 
ਅਸੀਂ ਅਰਦਾਸ ਵਿੱਚ ਪਹੁੰਚ ਜਾਈਏ। ਇਸ ਵੇਲੇ ਵੱਡਾ 
ਹਾਲ ਤਿੰਨ ਵੱਜੇ ਤੋਂ ਪਹਿਲਾਂ ਹੀ ਭਰ ਚੁੱਕਾ ਸੀ ਸੰਗਤ 
ਲਗਾਤਾਰ ਆ ਰਹੀ ਸੀ ਪੂਰੇ ਤਿੰਨ ਵਜੇ ਸੂਬਾ ਬਲਵਿੰਦਰ 
ਸਿੰਘ ਝੱਲ ਜੀ ਨੇ ਇਕ ਓਂਕਾਰ ਕਹਿ ਅਰਦਾਸ ਸ੍ਰੀ ਸਤਿਗੁਰੂ 
ਜੀ ਦੀ ਹਜ਼ੂਰੀ ਵਿੱਚ ਆਰੰਭ ਕਰ ਦਿੱਤੀ। ਵੱਡੀ ਗਿਣਤੀ 
ਸੀ। ਗੁਰਦੇਵ ਸਿੰਘ ਪ੍ਰਧਾਨ ਨੇ ਮੈਨੂੰ ਦਸਿਆ ਕਿ ਉਸ ਨੇ 
ਦੱਸ ਹਜ਼ਾਰ ਤੋਂ ਵੱਧ ਬੰਦੇ ਦੀ ਗਿਣਤੀ ਕੀਤੀ ਬਾਅਦ ਵਿੱਚ 
ਉਸ ਨੇ ਛੱਡ ਦਿੱਤੀ ਉਸ ਅਨੁਸਾਰ 15 ਤੋਂ 17 ਹਜਾਰ ਦੇ 
ਵਿੱਚ ਸੰਗਤ ਅਰਦਾਸ 'ਚ ਸ਼ਾਮਲ ਸੀ। ਅਰਦਾਸ ਤੋਂ 
ਬਾਅਦ ਸੇਵਾਦਾਰ ਕੜਾਹ ਪ੍ਰਸ਼ਾਦ ਲੈ ਕੇ ਬਾਹਰ ਵਾਲੇ ਰਸਤੇ 
'ਤੇ ਖੜੇ ਸੀ। ਸੰਗਤ ਸਵੇਰੇ ਸਵੇਰੇ ਕੋਸੇ ਕੋਸੇ ਕੜਾਹ ਪ੍ਰਸ਼ਾਦ 
ਦੇ ਗੱਫੇ ਲੈ ਰਹੀ ਸੀ। ਚਾਰ ਵਜੇ ਜਿਨ੍ਹਾਂ ਨੇ ਸ਼ਰਦਾਈ ਅਤੇ 
ਗਲੋਅ ਪੀਣ ਜਾਣਾ ਹੈ ਉਹ ਸੋਧ ਦੇ ਲੰਗਰ ਵੱਲ ਜਾ ਰਹੀ 
ਸੀ। ਆਸਾ ਦੀ ਵਾਰ ਦਾ ਕੀਰਤਨ ਰਾਗੀ ਹਰਬੰਸ ਸਿੰਘ 
ਘੁੱਲਾ ਨੇ ਆਪਣੇ ਸਾਥੀਆਂ ਨਾਲ ਕੀਤਾ। 

ਦੁਪਹਿਰ ਦੇ ਪ੍ਰੋਗਰਾਮ- ਇਸ ਵਾਰੀ ਦੁਪਹਿਰ ਦੇ 
ਪ੍ਰੈਗਰਾਮ ਵਿੱਚ ਦੋ ਪ੍ਰੌ੍‌ਗਰਾਮ ਸ਼ਾਮਲ ਹਨ ਪਹਿਲਾਂ 45 ਮਿੰਟ 
ਦੀਵਾਨ ਲੱਗੇਗਾ ਫਿਰ ਕਥਾ, ਹਰ ਜਥੇਦਾਰ ਨੂੰ ਇਕ ਵਿਸ਼ਾ 
ਦਿੱਤਾ ਗਿਆ ਹੈ ਅਤੇ ਕਥਾਵਾਚਕ ਵੀ ਵੱਖ-ਵੱਖ ਵਿਸ਼ਿਆ 


15 ਸਤੰਬਰ 2023 

ਦੇਸ-ਧਰਮ ਅਤੇ ਗਊ ਗਰੀਬ ਦੀ ਰੱਖਿਆਂ ਲਈ 

ਆਪਾ ਵਾਰਨ ਵਾਲੇ, ਮਹਾਨ ਸੂਰਬੀਰ ਦੀ ਯਾਦ ਵਿੱਚ 

ਸਲਾਨਾ ਸਮਾਗਮ ਮੇਲੇ ਦੇ ਰੂਪ ਵਿੱਚ ਨਾਮਧਾਰੀ ਪੰਥ ਦੇ 

ਗੱਦੀਨਸ਼ੀਨ ਸ੍ਰੀ ਸਤਿਗੁਰੂ ਉਦੇ ਸਿੰਘ ਜੀ ਦੀ ਪਾਵਨ ਹਜ਼ੂਰੀ 

ਵਿੱਚ, ਅੰਮ੍ਰਿਤਸਰ ਦੇ ਨਾਮਧਾਰੀ ਸ਼ਹੀਦੀ ਸਮਾਰਕ ਵਿਖੇ 
ਸਤਿਜੁਗ 


ਜਗ ------- ੮ 


5।। 58000 9800 500। । €0) 


ਮਨਾਇਆ ਗਿਆ। ਜੰਗੇ-ਆਜਾਦੀ ਦੇ ਮੋਢੀ ਅਤੇ ਨਾ- 
ਮਿਲਵਰਤਨ ਲਹਿਰ ਦੇ ਬਾਨੀ ਸ੍ਰੀ ਸਤਿਗੁਰੂ ਰਾਮ ਸਿੰਘ ਜੀ 
ਵੱਲੋਂ ਅਰੰਭੇ ਗਈ ਕੂਕਾ ਅੰਦੋਲਨ ਦਾ ਇਹ ਪਹਿਲਾਂ ਸ਼ਹੀਦੀ 
ਸਾਕਾ 15 ਸਤੰਬਰ 1871 ਨੂੰ ਵਾਪਰਿਆ। ਜਿਸ ਵਿੱਚ 
ਨਾਮਧਾਰੀ ਸੂਰਬੀਰਾਂ ਨੇ ਫਾਂਸੀ ਦੇ ਰੱਸਿਆ ਨੂੰ ਆਪਣੇ ਗਲਾਂ 
ਵਿੱਚ ਪਾਉਂਦੇ ਹੋਏ ਗੁਰਬਾਣੀ ਦੇ ਸ਼ਬਦ ਪੜ੍ਹਦੇ ਹੋਏ, ਗੁਰੂ 
ਰਾਮਦਾਸ ਜੀ ਦੇ ਪਵਿੱਤਰ ਸਰੋਵਰ ਦੀ ਪਵਿੱਤਰਤਾ 
ਬਰਕਰਾਰ ਰੱਖਣ ਲਈ ਸ਼ਹਾਦਤ ਦਾ ਜਾਮ ਪੀ ਗਏ। 
ਇਹਨਾਂ ਸ਼ਹੀਦਾਂ ਦੀ ਯਾਦ ਵਿੱਚ ਸਮਾਗਮ ਮਨਾਉਣ ਲਈ 
ਅੰਮ੍ਰਿਤਸਰ ਦੀ ਸਾਧ ਸੰਗਤ ਵੱਲੋਂ ਅਰਜ ਬੇਨਤੀ ਕਰਨ ਤੇ 
ਸ੍ਰੀ ਸਤਿਗੁਰੂ ਉਦੇ ਸਿੰਘ ਜੀ ਸ੍ਰੀ ਭੈਣੀ ਸਾਹਿਬ ਵਿਖੇ ਆਸਾ 
ਦੀ ਵਾਰ ਦੇ ਕੀਰਤਨ ਦੀ ਸਮਾਪਤੀ ਉਪਰੰਤ 6:40 ਤੇ 
ਜਲੰਧਰ ਬਿਆਸ ਹੁੰਦੇ ਹੋਏ ਅੰਮ੍ਰਿਤਸਰ ਸ. ਸਰਦੂਲ ਸਿੰਘ 
ਪੁੱਤਰ ਸ. ਪ੍ਰੀਤਮ ਸਿੰਘ ਘਰ ਦਰਸ਼ਨ ਦਿੱਤੇ। ਸ. ਰਵਿੰਦਰ 
ਸਿੰਘ ਜੋਹਲ ਦੀ ਮਾਤਾ ਭਜਨ ਕੌਰ ਜਿਹਨਾਂ ਦੀ ਸਿਹਤ ਠੀਕ 
ਨਾ ਹੋਣ ਕਾਰਨ ਚੱਲ ਫਿਰ ਨਹੀ' ਸਕਦੇ ਸੀ ਸ੍ਰੀ ਸਤਿਗੁਰੂ ਜੀ 
ਨੇ ਸ. ਰਵਿੰਦਰ ਸਿੰਘ ਜੋਹਲ ਦੇ ਘਰ ਮਾਤਾ ਭਜਨ ਕੌਰ ਨੂੰ 
ਦਰਸ਼ਨ ਦੇਣ ਦੀ ਕਿਰਪਾ ਕੀਤੀ ਏਥੋਂ ਹੀ ਪ੍ਰਤਾਪ ਐਵਨਿਊ 
ਇਲਾਕੇ ਵਿੱਚ ਜਥੇ. ਦਵਿੰਦਰ ਸਿੰਘ ਕੁਹਾਲੀ ਦੇ ਘਰ ਪ੍ਰਸ਼ਾਦਾ 
ਛਕਿਆ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਹਮਣੇ 
ਕਬੀਰ ਪਾਰਕ ਵਿਖੇ ਸ. ਬਲਜੀਤ ਸਿੰਘ, ਭੁਪਿੰਦਰ ਸਿੰਘ 
ਪੁੱਤਰ ਸ. ਸੁਖਵਿੰਦਰ ਸਿੰਘ ਦੇ ਨਵੇਂ 'ਸਤਿਗੁਰ ਕੰਪਿਊਟਰ 
ਸੈਂਟਰ' ਦਾ ਉਦਘਾਟਨ ਸ੍ਰੀ ਸਤਿਗੁਰੂ ਜੀ ਨੇ ਕੀਤਾ। 
ਖੰਡਵਾਲ ਏਰੀਏ ਵਿਖੇ ਸ. ਜਗਦੀਪ ਸਿੰਘ, ਗੁਰਜੀਤ ਸਿੰਘ, 
ਗੁਰਦਿਆਲ ਸਿੰਘ, ਰੇਸ਼ਮ ਸਿੰਘ ਪੁੱਤਰ ਸ. ਦੇਸਾ ਸਿੰਘ ਦੇ 
ਨਵੇ ਬਣੇ ਜੇ.ਐਸ ਫਰਨੀਚਰ ਹਾਉਸ ਉਦਘਾਟਨ ਵੀ ਸ੍ਰੀ 
ਸਤਿਗੁਰੂ ਜੀ ਨੇ ਆਪਣੇ ਕਰ ਕਮਲਾਂ ਨਾਲ ਕੀਤਾ। ਸ੍ਰੀ 
ਸਤਿਗੁਰੂ ਜੀ ਨੇ ਰੌਣਕ, ਗਜਾਂ ਵੁਡਲੈਡ ਛਿਆਹਟਾ ਰੋੜ ਵਿਖੇ 
ਚਰਨ ਪਾਉਣ ਦੀ ਕਿਰਪਾ ਕੀਤੀ। ਏਥੋਂ ਹੀ ਅੰਮ੍ਰਿਤਸਰ ਤੋਂ 
ਲਹਿੰਦੇ ਪਾਸੇ ਤਕਰੀਬਨ 15 ਕਿਲੋਮੀਟਰ ਦੂਰ ਲੋਪੋਕੇ ਰੋਡ ਤੇ 
ਪਿੰਡ ਕੁਹਾਲੀ ਵਿਖੇ ਸ. ਬਿਰਕਮਜੀਤ ਸਿੰਘ, ਅਨਮੋਲ ਸਿੰਘ 


2023 ਦਿਨ ਸ਼ੁੱਕਰਵਾਰ ਦਾ ਦਿਨ ਉਨ੍ਹਾਂ ਮਹਾਨ ਸ਼ਹੀਦਾਂ ਦੀ 
ਯਾਦ ਨੂੰ ਸਮਰਪਤ ਸੀ। ਅੰਮ੍ਰਿਤਸਰ ਵਿਖੇ ਹੀ ਸ੍ਰੀ ਸਤਿਗੁਰੂ 
ਜੀ ਨੇ ਬਟਾਲਾ ਸੜਕ ਤੇ ਸ. ਜਸਪ੍ਰੀਤ ਸਿੰਘ ਟਿੰਕੂ, ਸੁਖਮੀਤ 


ਸਤੰਬਰ 2023 


੧3101੧੧15॥0060181.60।। 


ਸਿੰਘ ਸੋਨੂੰ ਪੁੱਤਰ ਸਵਾ ਸ. ਰਣਜੀਤ ਸਿੰਘ ਪ੍ਰਧਾਨ ਦੇ ਗ੍ਰਹਿ 
ਵਿਖੇ ਚਰਨ ਪਾਉਣ ਦੀ ਕਿਰਪਾ ਸ੍ਰੀ ਸਤਿਗੁਰੂ ਜੀ ਨੇ 
ਕੀਤੀ। 

ਏਥੋਂ ਹੀ ਸ੍ਰੀ ਸਤਿਗੁਰੂ ਜੀ ਨੇ ਨਾਮਧਾਰੀ ਸ਼ਹੀਦੀ 
ਸਮਾਗਮ (ਕੰਪਨੀਬਾਗ) ਵਿਖੇ ਦਰਸ਼ਨ ਦੇਣ ਦੀ ਕਿਰਪਾ 
ਕੀਤੀ। ਸ਼ਹੀਦੀ ਅਸਥਾਨ ਤੇ ਸਾਧ ਸੰਗਤ ਹੁੰਮ-ਹੁੰਮਾ ਕੇ ਸ੍ਰੀ 
ਸਤਿਗੁਰੂ ਜੀ ਦੇ ਦਰਸ਼ਨ ਕਰਨ ਲਈ ਅਤੇ ਸ਼ਹੀਦਾਂ ਦੀ 
ਯਾਦ ਵਿੱਚ ਸਿਰ ਝੁਕਾਉਣ ਲਈ ਹਾਜ਼ਰ ਸੀ। ਸ੍ਰੀ ਸਤਿਗੁਰੂ 
ਜੀ ਨੇ ਸ਼ਹੀਦੀ ਸਥਾਨ ਤੇ ਉਸ ਬੋਹੜ ਨੂੰ ਨਿਹਾਰਿਆਂ ਜਿਸ 
ਬੋਹੜ ਨਾਲ ਨਾਮਧਾਰੀ ਸ਼ਹੀਦਾਂ ਨੂੰ ਫਾਂਸੀ ਦਿੱਤੀ ਗਈ ਸੀ। 
ਉਪਰੰਤ ਲੰਗਰ ਦੀ ਸੇਵਾ ਕਰ ਰਹੇ ਸੇਵਾਦਾਰਾਂ ਨੂੰ ਦਰਸ਼ਨ 
ਦਿੱਤੇ ਅਤੇ ਸ਼ਹੀਦਾਂ ਦੀ ਯਾਦ ਵਿੱਚ ਚੱਲ ਰਹੀ ਨਾਮ ਸਿਮਰਨ 
ਦੀ ਅਖੰਡ ਵਰਨੀ ਵਾਲੇ ਸਥਾਨ ਤੇ ਸ੍ਰੀ ਸਤਿਗੁਰੂ ਜੀ ਨੇ 
ਦਰਸ਼ਨ ਦੇਣ ਦੀ ਕਿਰਪਾ ਕੀਤੀ। ਪੰਡਾਲ ਵਿੱਚ ਬਣੇ ਮੰਚ ਤੇ 
ਜਦੋਂ ਸ੍ਰੀ ਸਤਿਗੁਰੂ ਜੀ ਨੇ ਦਰਸ਼ਨ ਦਿੱਤੇ ਤਾਂ ਬੋਲੇ ਸੋ ਨਿਹਾਲ 
ਦੇ ਜੈਕਾਰੇ ਨਾਲ ਸ੍ਰੀ ਸਤਿਗੁਰੂ ਜੀ ਦਾ ਸੁਵਾਗਤ ਸੰਗਤ ਵਲੋਂ 
ਕੀਤਾ ਗਿਆ। ਮੰਚ ਤੇ ਜਥੇ. ਗੁਰਬਚਨ ਸਿੰਘ ਬਹਾਦਰ 
ਹੁਸੈਨ ਦੀਵਾਨ ਸਜਾ ਰਹੇ ਸਨ। ਜਥੇ. ਨਿਸ਼ਾਨ ਸਿੰਘ ਦਿੱਲੀ 
ਨੇ ਕਬੀਰ ਜੀ ਦੇ ਸ਼ਬਦ 'ਐਸੀ ਮਰਨੀ ਜੋ ਮਰੈ' ਨਾਲ ਆਪਣੇ 
ਦੀਵਾਨ ਦੀ ਸ਼ੁਰੂਆਤ ਕੀਤੀ। ਸ. ਸੁਵਰਨ ਸਿੰਘ ਵਿਰਕ 
ਅਤੇ ਸੰਤ ਨਿਸ਼ਾਨ ਸਿੰਘ ਕਥਾਵਾਚਕ ਨੇ ਆਪਣੇ ਸੰਬੋਧਨਾਂ 
ਵਿੱਚ ਨਾਮਧਾਰੀ ਇਤਿਹਾਸ ਨੂੰ ਸੰਗਤ ਦੇ ਰੂਬਰੂ ਪੇਸ਼ 
ਕੀਤਾ। ਅੰਮ੍ਰਿਤਸਰ ਕਮੇਟੀ ਦੇ ਪ੍ਰਧਾਨ ਸ. ਹਰਪ੍ਰਤਾਪ ਸਿੰਘ 
ਅਜਨਾਲਾ ਨੇ ਸ਼ਹੀਦਾਂ ਨੂੰ ਸ਼ਰਧਾਜਲੀ ਭੇਟ ਕਰਦੇ ਹੋਏ 
ਨਾਮਧਾਰੀ ਸ਼ਹੀਦਾ ਦੀ ਯਾਦ ਵਿੱਚ ਸ਼ਰਧਾ ਅਤੇ ਸਤਿਕਾਰ 


ਮੈਂਬਰ ਪਾਰਲੀਮੈਟ ਸ. ਗੁਰਜੀਤ ਸਿੰਘ ਔਜਲਾ ਨੇ ਸ਼ਹੀਦਾਂ 
ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਮੰਚ ਸੰਚਾਲਨ ਸ. ਰਵਿੰਦਰ 
ਸਿੰਘ ਜੌਹਲ ਵਲੋਂ ਕੀਤਾ ਗਿਆ। ਸ਼ਹੀਦਾਂ ਦੀ ਯਾਦ ਵਿੱਚ 
ਮੇਲੇ ਦੀ ਸੇਵਾ ਕਰਵਾਉਣ ਵਾਲੇ ਸ. ਦਵਿੰਦਰ ਸਿੰਘ ਕੁਹਾਲੀ 
ਦੇ ਸਮੁੱਚੇ ਪਰਿਵਾਰ ਨੇ ਸੂਬਾ ਅਮਰੀਕ ਸਿੰਘ, ਸੂਬਾ ਸ਼ਾਮ 
ਸਿੰਘ ਦੀ ਅਗਵਾਈ ਵਿੱਚ ਭੇਟਾ ਧਰ ਸ੍ਰੀ ਸਤਿਗੁਰੂ ਜੀ ਨੂੰ 
ਲਈ ਸ੍ਰੀ ਸਤਿਗੁਰੂ ਜੀ ਦਾ ਸ਼ੁਕਰਾਨਾ ਕੀਤਾ। ਸਮੁੱਚੇ 
ਪ੍ਰਗਰਾਮ ਦੀ ਸਮਾਪਤੀ ਅਰਦਾਸ ਉਪਰੰਤ ਸ੍ਰੀ ਸਤਿਗੁਰੂ ਜੀ 
ਆਪਣੇ-ਸਿੱਖਾਂ-ਸੇਵਕਾਂ ਸਹਿਤ ਸ੍ਰੀ ਭੈਣੀ ਸਾਹਿਬ ਲਈ 
ਚਾਲੇ ਪਾਏ। ਸੂਬਾ ਬਲਝਿੰਦਰ ਸਿੰਘ ਝੱਲ 
ਸਤਿਜੁਗ 


ਜਗ ------ 


5।। 58000 9800 500। । €0) 


ਪਿੰਡ ਬੀੜ ਗੁਰੂ ਕਾ ਵਿਖੇ 
ਸ੍ਰੀ ਸਤਿਗੁਰੂ ਜੀ ਦੇ ਦਰਸ਼ਨ 


ਵਰੋਸਾਈ ਧਰਤੀ ਹੈ ਪਿੰਡ ਬੀੜ ਗੁਰੂ ਕਾ। ਜੋ ਅੱਜ ਕੱਲ 
ਜਿਲਾ ਫਤਹਿਗੜ੍ਹ ਸਾਹਿਬ ਵਿੱਚ ਹੈ। ਇਤਿਹਾਸਕ ਪੱਖ 
ਮੁਤਾਬਿਕ ਇਹ ਧਰਤੀ ਨਾਭਾ ਰਿਆਸਤ ਦੇ ਰਾਜਾਂ 
ਰਿਪੁਦਮਨ ਸਿੰਘ ਵਲੋਂ ਆਪਣੇ ਘਰ ਪੁੱਤਰ ਪ੍ਰਾਪਤੀ ਦੀ ਖੁਸ਼ੀ 
ਵਿੱਚ ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਜੀ ਨੂੰ ਚਰਨ ਭੇਟ ਕੀਤੀ 
ਗਈ ਸੀ। ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਜੀ ਨੇ ਇਸ ਧਰਤੀ 
ਜਮੀਨ ਵੰਦ ਦਿੱਤੀ ਗਈ। ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ 
ਉਚੇਚੇ ਇਸ ਨਗਰ ਨੂੰ ਨਿਵਾਜ਼ਦੇ ਰਹੇ। ਹੁਣ ਵਰਤਮਾਨ ਸ੍ਰੀ 
ਸਤਿਗੁਰੂ ਉਦੇ ਸਿੰਘ ਜੀ ਵੀ ਆਪਣੇ ਪੁਰਖਿਆ ਦੀ 
ਵਰੋਸਾਈ ਹੋਈ ਇਸ ਧਰਤੀ ਨੂੰ ਉਚੇਚਾ ਮਾਣ ਬਖਸ਼ਦੇ ਹਨ। 
ਫਸਲਵਾੜੀ ਦੀ ਸੁਖਾਲੀ ਲਈ ਸ੍ਰੀ ਸਤਿਗੁਰੂ ਜੀ ਦੀ 
ਆਗਿਆ ਅਨੁਸਾਰ ਪਵਿੱਤਰ ਗੁਰਬਾਣੀ ਦਾ ਅਖੰਡ ਪਾਠ 
ਕਰਵਾ ਕੇ ਭੋਗ ਪਾਇਆ ਜਾਂਦਾ ਹੈ। ਇਸ ਵਾਰੀ ਮਿਤੀ 16 
ਸੰਤਬਰ 2023 ਦਿਨ ਸ਼ਨੀਵਾਰ ਨੂੰ ਸਾਧ ਸੰਗਤ ਦੀ ਅਰਜ 
ਬੇਨਤੀ ਪ੍ਰਵਾਨ ਕਰਦੇ ਹੋਏ ਸ੍ਰੀ ਸਤਿਗੁਰੂ ਜੀ ਨੇ ਬੀੜ 
ਧਰਮਸ਼ਾਲਾ ਵਿਖੇ ਦਰਸ਼ਨ ਦੇਣ ਦੀ ਕਿਰਪਾ ਕੀਤੀ। ਸ੍ਰੀ 
ਸਤਿਗੁਰੂ ਜੀ ਦੇ ਦਰਸ਼ਨ ਦੇਣ ਸਮੇਂ ਕਵੀਸ਼ਰ ਗੁਰਸੇਵਕ 
ਸਨ। ਸ੍ਰੀ ਸਤਿਗੁਰੂ ਜੀ ਦੀ ਹਜ਼ੂਰੀ ਵਿੱਚ ਪਵਿੱਤਰ ਗੁਰਬਾਣੀ 
ਦੇ ਅਖੰਡਪਾਠ ਦਾ ਭੋਗ ਪਾਇਆ ਗਿਆ। ਅਰਦਾਸ 
ਉਪਰੰਤ ਸ੍ਰੀ ਸਤਿਗੁਰੂ ਜੀ ਨੇ ਪਵਿੱਤਰ ਉਪਦੇਸ਼ ਦੀ ਕਿਰਪਾ 
ਸਵਾਲ ਸ੍ਰੀ ਸਤਿਗੁਰੂ ਜੀ ਨੇ ਪੁੱਛੇ। ਸ੍ਰੀ ਸਤਿਗੁਰੂ ਜੀ ਹੁਕਮ 


੭ 


ਕੀਤਾ ਕਿ ਬੱਚੇ ਦੱਸਣ ਕਿ ਇਹ ਬੀੜ ਦਾ ਨਗਰ ਕਿਸ 
ਸਤਿਗੁਰੂ ਸਾਹਿਬਾਨ ਨੇ ਵਸਾਇਆ ਸੀ। ਬੱਚਿਆਂ ਨੇ ਸ੍ਰੀ 
ਸਤਿਗੁਰੂ ਜੀ ਦੇ ਬਚਨ ਬਹੁਤ ਹੀ ਧਿਆਨ ਨਾਲ ਸਰਵਣ 
ਕੀਤੇ। ਪ੍ਰੋਗਰਾਮ ਦੀ ਸਮਾਪਤੀ ਸਮੇਂ ਅਖੰਡ ਪਾਠ ਵਿੱਚ 
ਧੂਪੀਏ ਦੀ ਸੇਵਾ ਨਿਭਾਉਣ ਵਾਲੇ ਨੌਜਵਾਨਾਂ ਨੂੰ ਸ੍ਰੀ ਸਤਿਗੁਰੂ 
ਜੀ ਨੇ ਅਪਾਣੇ ਕਰ ਕਮਲਾ ਨਾਲ ਮਾਲਾ ਬਖਸ਼ੀਆਂ। ਜਿਨ੍ਹਾਂ 
ਵਿੱਚ ਕਰਤਾਰ ਸਿੰਘ ਪੁੱਤਰ ਸ. ਕੁਲਵਿੰਦਰ ਸਿੰਘ, ਸ. ਬਾਲਾ 


ਸਤੰਬਰ 2023 


੧3101੧੧15॥0060181.60।। 


ਸਿੰਘ ਪੁੱਤਰ ਸ. ਸ਼ਿਵਦੇਵ ਸਿੰਘ, ਗਿਆਨ ਸਿੰਘ ਪੁੱਤਰ 
ਸਤਿਗੁਰੂ ਜੀ ਪ੍ਰਸ਼ਾਦ ਪਾਣੀ ਛਕਿਆ ਅਤੇ ਸ. ਹਰਦੀਪ 
ਸਿੰਘ ਪੁੱਤਰ ਸ. ਗੁਰਬਚਨ ਸਿੰਘ ਦੇ ਗ੍ਰਹਿ ਵਿਖੇ ਬੀਬੀ 
ਪ੍ਰੀਤਮ ਕੌਰ ਦੇ ਚੜਾਈ ਕਰਨ ਤੇ ਪਰਿਵਾਰ ਨੂੰ ਦਰਸ਼ਨ ਦੇਣ 
ਦੀ ਕਿਰਪਾ ਸ੍ਰੀ ਸਤਿਗੁਰੂ ਜੀ ਨੇ ਕੀਤੀ। ਸ. ਬਾਵਾ ਸਿੰਘ 
ਪੁੱਤਰ ਸ. ਸ਼ਿਵਦੇਵ ਸਿੰਘ ਦੇ ਪੋਤਰੇ ਕਾਕਾ ਅਰਮਾਨਦੀਪ 
ਸਿੰਘ ਨੂੰ ਦਸਤਾਰ ਸਜਾਉਣ ਦੀ ਕਿਰਪਾ ਕੀਤੀ ਅਤੇ ਘਰ 
ਚਰਨ ਪਾਉਣੁ ਦੀ ਕਿਰਪਾ ਸ੍ਰੀ ਸਤਿਗੁਰੂ ਜੀ ਨੇ ਕੀਤੀ। ਸ. 
ਜਗਬੀਰ ਸਿੰਘ ਪੁੱਤਰ ਸ. ਭਿੰਦਰ ਸਿੰਘ ਦੀਆਂ ਨਵੀਆਂ 
ਬਣਾਈਆਂ ਦੁਕਾਨਾ ਤੇ ਸ੍ਰੀ ਸਤਿਗੁਰੂ ਜੀ ਨੇ ਦਰਸ਼ਨ ਦਿਤੇ। 
ਸ. ਸੁਖਦੇਵ ਸਿੰਘ ਵਿਰਕ ਪੁੱਤਰ ਸ. ਦਲੀਪ ਸਿੰਘ ਦੇ ਘਰ 
ਚਰਨ ਪਾਉਣ ਦੀ ਕਿਰਪਾ ਸ੍ਰੀ ਸਤਿਗੁਰੂ ਜੀ ਨੇ ਕੀਤੀ ਅਤੇ 
ਸ. ਮਲੂਕ ਸਿੰਘ ਦੇ ਗ੍ਰਹਿ ਵਿਖੇ ਸ. ਮਲੂਕ ਸਿੰਘ ਨੂੰ ਦਰਸ਼ਨ 
ਦੇਣ ਉਪਰੰਤ ਸ੍ਰੀ ਸਤਿਗੁਰੂ ਜੀ ਨੇ ਵਾਪਸ ਸ੍ਰੀ ਭੈਣੀ ਸਾਹਿਬ 
ਲਈ ਚਾਲੇ ਪਾਏ। ਸੂਬਾ ਬਲਵਿੰਦਰ ਸਿੰਘ ਝੱਲ 


ਗਿ 


=੩ 


ਐਲਨਾਬਾਦ, 11-9-2023 ਲਾਗਲੇ ਪਿੰਡ 
ਪ੍ਰਤਾਪ ਮੰਦਰ ਦੇ ਨਵੇਂ ਬਣੇ ਸ੍ਰੀ ਜਗਜੀਤ ਮੰਦਰ ਵਿਖੇ ਅੱਜ 
ਬਾਅਦ ਦੁਪਹਿਰ, ਮਾਤਾ ਸੁਰਜੀਤ ਕੌਰ ਨਮਿੱਤ ਗੁਰਬਾਣੀ 
ਪਾਠਾਂ ਦੇ ਭੋਗ ਪਾਏ ਗਏ। 
ਇਸ ਮੌਕੇ ਤੇ ਹਾਜ਼ਰਾ ਹਜ਼ੂਰ 
ਸ੍ਰੀ ਸਤਿਗੁਰੂ ਉਦੇ ਸਿੰਘ ਜੀ 
ਨੇ ਵੀ ਸੰਗਤਾਂ ਨੂੰ ਦਰਸ਼ਨ 
ਦਿੱਤੇ। ਹਜ਼ੂਰ ਆਪਣੇ 


ਸਨ। ਸੰਗਤਾਂ ਹੁੰਮ-ਹੁੰਮਾ ਕੇ 
ਗੁਰੂ ਦਰਸ਼ਨਾਂ ਲਈ ਮਾਤਾ ਜੀ ਨਮਿੱਤ ਹੋਏ ਮੇਲੇ ਵਿੱਚ 
ਪੁੱਜੀਆਂ ਸਨ। ਚੇਤੇ ਰਹੇ ਕਿ ਮਾਤਾ ਸੁਰਜੀਤ ਕੌਰ ਪਿੰਡ 


ਸਤਿਜੁਗ 


ਜਗ ----- < 


5।। 58000 9800 500। । €0) 


ਮਿਰਜ਼ਾਪੁਰ ਲਾਗੇ ਆਪਣੇ ਖੇਤਾਂ ਵਿੱਚ ਬਣੇ ਡੇਰੇ ਵਿੱਚ 31 
ਅਗਸਤ ਨੂੰ ਸੁਬਹਾ ਚਾਰ ਵਜੇ ਨਾਮ ਜਪਦੇ ਜਪਦੇ ਹੁਕਮ ਸੱਤ 
ਹੋ ਗਏ ਸਨ। ਉਨ੍ਹਾਂ ਦਾ ਜਨਮ ਉਸ ਸਮੇਂ ਦੇ ਅੰਮ੍ਰਿਤਸਰ 
ਬੀਬੀ ਅਮਰਜੀਤ ਕੌਰ ਦੇ ਘਰ ਸੰਨ 1938 ਈ. ਵਿੱਚ 
ਹੋਇਆ। ਉੱਬੋਕਿਆਂ ਦੇ ਇਸ ਪਰਿਵਾਰ ਵਿੱਚ ਨਾਮਧਾਰੀ 
ਸਿੱਖੀ ਸਤਿਗੁਰੂ ਰਾਮ ਸਿੰਘ ਜੀ ਦੇ ਸਮੇਂ ਤੋਂ ਹੀ ਸੀ। 1947 
ਤੋਂ ਬਾਅਦ ਬੀਬੀ ਦਾ ਪੇਕਾ ਪਰਿਵਾਰ ਅੰਮ੍ਰਿਸਤਰ ਖੁਰਦ 
(ਸਿਰਸਾ) ਵਿੱਚ ਆ ਗਿਆ। ਇੱਥੇ ਹੀ ਰਹਿੰਦੀਆਂ ਬੀਬੀ 
ਦਾ ਅਨੰਦ ਕਾਰਜ ਪਿੰਡ ਕਰੀਵਾਲਾ ਦੇ ਸੰਤ ਗਿਆਨ ਸਿੰਘ 
ਘੁੱਕੇ ਵਾਲੀਏ ਨਾਲ ਹੋਇਆ। ਭਾਈ ਗਿਆਨ ਸਿੰਘ, ਸੰਤ 
ਸਾਧਾ ਸਿੰਘ ਦੇ ਪੁੱਤਰ ਸਨ। ਸਾਧਾ ਸਿੰਘ, ਗੁਰਦਿੱਤ ਸਿੰਘ, 
ਤੇਲਾ ਸਿੰਘ ਅਤੇ ਗੁਰਬਖਸ਼ ਸਿੰਘ ਚਾਰੇ ਭਾਈ ਸ. ਸੁੰਦਰ 
ਸਿੰਘ ਘੁੱਕੇਵਾਲੀ (ਅੰਮ੍ਰਿਤਸਰ) ਦੇ ਪੁੱਤਰ ਸਨ। ਇਹ ਸ. 
ਸੁੰਦਰ ਸਿੰਘ, ਸਤਿਗੁਰੂ ਰਾਮ ਸਿੰਘ ਜੀ ਦੇ ਤਿੰਨ ਵੇਰ ਸਾਗਰੇਂ 
ਸਰਹਾਲੀ ਦੇ ਜੁਆਈ ਸਨ। ਸੰਤ ਗਿਆਨ ਸਿੰਘ ਕੋਈ 
ਚਾਲੀ ਕੁ ਸਾਲ ਪਹਿਲਾਂ ਚਲਾਣਾ ਕਰ ਗਏ ਸਨ। ਬੀਬੀ 
ਸੁਰਜੀਤ ਕੌਰ ਨੇ ਪਰਿਵਾਰ ਦੀ ਪਾਲਣਾ ਵੀ ਕੀਤੀ ਅਤੇ 
ਸਤਿਗੁਰੂ ਜਗਜੀਤ ਸਿੰਘ ਜੀ ਦੇ ਚਰਨਾਂ ਨਾਲ ਜੋੜੀ ਵੀ 
ਰੱਖਿਆ। ਬੀਬੀ ਦੇ ਦੋ ਪੁੱਤਰ ਹਨ ਵੱਡਾ ਪੂਰਨ ਸਿੰਘ 
ਖੇਤੀਬਾੜੀ ਕਰਦਾ ਹੈ। ਛੋਟਾ ਮੇਜਰ ਸਿੰਘ ਰੰਧਾਵਾ ਪੰਜਾਬ 
ਪੁਲਿਸ ਵਿੱਚ ਸਤਿਗੁਰੂ ਜਗਜੀਤ ਸਿੰਘ ਜੀ ਦੀ ਕਿਰਪਾ ਨਾਲ 
ਭਰਤੀ ਹੋਇਆ। ਸਤਿਗੁਰੂ ਜੀ ਦੇ ਅੰਗ ਰੱਖਿਅਕਾਂ ਵਜੋਂ 
ਸੇਵਾ ਨਿਬਾਹੀ। ਅੱਜ ਕੱਲ ਏ.ਐਸ.ਆਈ ਹੈ ਤੇ ਸਰਕਾਰੀ 
ਡਿਊਟੀ ਤੇ ਸੰਤ ਜਗਤਾਰ ਸਿੰਘ ਪਨਿਹਾਰੀ ਨਾਲ ਤਾਇਨਾਤ 
ਹੈ। ਬੀਬੀ ਦੀ ਇਕ ਪੁੱਤਰੀ ਰਾਣੀਆਂ ਦੇ ਕਰਨ ਸਿੰਘ 
ਭਿੰਡਰ ਨਾਲ ਅਤੇ ਦੂਜੀ ਬੁੱਢੀ ਮਾੜੀ ਦੇ ਜੈਮਲ ਸਿੰਘ 
'ਸ਼ਹੀਦ' ਨਾਲ ਵਿਆਹੀ ਹੈ। ਪੂਰਨ ਸਿੰਘ ਦੇ ਲੜਕੇ ਅਤੇ 
ਮੇਜਰ ਸਿੰਘ ਦੀਆਂ ਤਿੰਨ ਲੜਕੀਆਂ ਹਨ। ਪੂਰਨ ਸਿੰਘ ਦੇ 
ਕੁਝ ਬੱਚੇ ਵਿਦੇਸ਼ ਵਿੱਚ ਹਨ। ਬੀਬੀ ਸੁਰਜੀਤ ਕੌਰ ਜਦੋਂ 
ਸਾਲ ਆਪ ਦੇ ਲੰਗਰ ਦੀ ਸੇਵਾ ਕਰਦੀ ਰਹੀ। ਉਹਦੇ ਪਤੀ 
ਸੰਤ ਗਿਆਨ ਸਿੰਘ ਨੇ ਸਤਿਗੁਰੁ ਜੀ ਦੇ ਹੁਕਮ ਅਨੁਸਾਰ 


੧9੬ 


1973-74 ਵਿੱਚ ਦੋ ਸਾਲ ਬੰਗਲੌਂਰ ਸੇਵਾ ਕੀਤੀ ਸੀ। ਭੋਗ 
ਦੇ ਮੇਲੇ ਤੇ ਸੂਬਾ ਸੰਦੀਪ ਸਿੰਘ ਅਤੇ ਕਵੀਸ਼ਰ ਗੁਰਸੇਵਕ 
ਸਿੰਘ ਭੈਣੀ ਸਾਹਿਬ ਨੇ ਆਪਣੇ ਜਥਿਆਂ ਸਮੇਤ ਦੀਵਾਨ 


ਸਤੰਬਰ 2023 


੧3101੧੧15॥0060181.60।। 


ਸਜਾਏ। ਸ੍ਰੀ ਭੈਣੀ ਸਾਹਿਬ ਤੋਂ ਉਚੇਚੇ ਆਏ ਸੇਵਕ ਹਰਪਾਲ 
ਵਿਰਕ ਨੇ ਬੀਬੀ ਜੀ ਨੂੰ ਸ਼ਰਧਾ ਪੁਸ਼ਪ ਭੇਟ ਕੀਤੇ। ਵਿਰਕ 
ਜੀ ਨੇ ਦੱਸਿਆ ਕਿ ਇਸ ਬੀਬੀ ਦਾ ਰਿਸ਼ਤਾ ਉਨ੍ਹਾਂ ਦੇ ਪਿਤਾ, 
ਜਥੇਦਾਰ ਗੁਰਮੁਖ ਸਿੰਘ ਝੱਬਰ ਨੇ ਕਰਵਾਇਆ। ਗੁਰੂ ਦਾ 


ਲੰਗਰ ਅਤੁੱਟ ਵਰਤਿਆ। 


ਉਤਸ਼ਾਹਿਤ ਕਰਨ ਲਈ ਵਿਸ਼ੇਸ਼ ਉਪਰਾਲੇ ਕਰਦੀ ਆ ਰਹੀ 
ਹੈ। ਲੰਮੇ ਸਮੇਂ ਤੋਂ ਰਾਸ਼ਟਰੀ ਖੇਡ ਹਾਕੀ ਦੇ ਖੇਤਰ ਵਿੱਚ 
ਨਾਮਧਾਰੀ ਸੰਪਰਦਾਇ ਦਾ ਯੋਗਦਾਨ ਅੱਖੋਂ ਓਹਲਾ ਨਹੀ 
ਹੈ। ਭਾਰਤੀ ਹਾਕੀ ਟੀਮ ਨੂੰ ਨਾਮਧਾਰੀ ਸਪੋਰਟਸ ਅਕੈਡਮੀ 
ਨੇ ਅਨੇਕਾਂ ਖਿਡਾਰੀ ਦਿੱਤੇ ਹਨ। ਹੁਣ ਨਾਮਧਾਰੀ ਸਪੋਰਟਸ 
ਦਿੱਤੀ ਜਾ ਰਹੀ ਹੈ। ਪਿਛਲੇ ਕਰੀਬ ਸੱਤ-ਅੱਠ ਸਾਲ ਤੋਂ 
ਨਾਮਧਾਰੀਆਂ ਦੇ ਮੁੱਖ ਕੇਂਦਰ ਸੀ ਭੈਣੀ ਸਾਹਿਬ ਵਿਖੇ 
ਸਤਗੁਰੂ ਉਦੇ ਸਿੰਘ ਜੀ ਦੀ ਰਹਿਨੁਮਾਈ ਹੇਠ ਫੁੱਟਬਾਲ ਦੀ 
ਅਕੈਡਮੀ ਸ਼ੁਰੂ ਕੀਤੀ ਗਈ ਹੈ। ਵੱਖ-ਵੱਖ ਉਮਰ ਵਰਗ ਦੇ 
ਬੱਚੇ ਇੱਥੇ ਫੁੱਟਬਾਲ ਖੇਡ ਦੀ ਤਾਲੀਮ ਲੈ ਰਹੇ ਹਨ। ਬੱਚਿਆਂ 
ਨੂੰ ਸਿਖਾਉਣ ਵਾਸਤੇ ਯੂਰਪੀਅਨ ਤੇ ਭਾਰਤੀ ਚੰਗੇ ਕੋਚਾਂ ਦਾ 
ਵਿਸ਼ੇਸ਼ ਪ੍ਰਬੰਧ ਹੈ। ਬੱਚਿਆਂ ਦੀ ਸਕੂਲੀ ਸਿੱਖਿਆ, 
ਰਿਹਾਇਸ਼, ਖਾਣ-ਪੀਣ ਆਦਿ ਲੋੜਾਂ ਅਨੁਸਾਰ ਵਿਸ਼ੇਸ਼ 
ਸਹੂਲਤਾਂ ਹਨ। 

ਨਾਮਧਾਰੀ ਸਪੋਰਟਸ ਅਕੈਡਮੀ ਦੇ ਖਿਡਾਰੀ ਹੁਣ 
ਕੁਝ ਸਾਲਾਂ ਦੀ ਮਿਹਨਤ ਮਗਰੋ ਭਾਰਤ ਵਿੱਚ ਖੇਡੀ ਜਾਂਦੀ 
ਫੁੱਟਬਾਲ ਦੀ ਪ੍ਰਸਿੱਧ ਆਈ ਲੀਗ ਵਿੱਚ ਪ੍ਰਤੀਯੋਗਤਾ ਕਰ 
ਰਹੇ ਹਨ। ਇਸ ਵਿੱਚ ਪ੍ਰੋਟੋਕੋਲ ਅਨੁਸਾਰ ਵਿਦੇਸ਼ੀ 
ਖਿਡਾਰੀਆਂ ਦੀ ਸ਼ਮੂਲੀਅਤ ਵੀ ਹੈ ਅਤੇ ਪੰਜਾਬੀ ਨੌਜਵਾਨ 
ਵੀ ਖੇਡ ਰਹੇ ਹਨ। ਇੰਨੇ ਥੋੜੇ ਸਮੇਂ ਵਿਚ ਭਾਰਤ ਦੀ ਆਈ 
ਪ੍ਰਾਪਤੀ ਹੈ। ਇਸ ਵਿੱਚ ਨਾਮਧਾਰੀ ਸਪੋਰਟਸ ਅਕੈਡਮੀ ਦੇ 
ਸਤਿਜੁਗ 


5।। 58000 9800 500। । €0) 


ਕੋਚ ਸਾਹਿਬਾਨ, ਪ੍ਰਬੰਧਕ, ਮੈਨੇਜਮੈਂਟ ਵਧਾਈ ਦੀ ਪਾਤਰ 
ਹੈ। ਜਿਨ੍ਹਾਂ ਦੀ ਮਿਹਨਤ ਸਦਕਾ ਆਈ ਲੀਗ ਵਿੱਚ ਪੰਜਾਬ 
ਦੇ ਨੌਜਵਾਨਾਂ ਨੂੰ ਖੇਡਣ ਦਾ ਮੌਕਾ ਮਿਲ ਰਿਹਾ ਹੈ। ਨੌਜਵਾਨਾਂ 
ਸਪੋਰਟਸ ਅਕੈਡਮੀ ਵਿਸ਼ੇਸ਼ ਯਤਨ ਕਰ ਰਹੀ ਹੈ। ਇਸ 
ਸਪੋਰਟਸ ਅਕੈਡਮੀ ਨੂੰ ਸ੍ਰੀ ਸਤਿਗੁਰੂ ਉਦੇ ਸਿੰਘ ਜੀ ਦੀ 
ਬਖਸ਼ਿਸ਼ ਪ੍ਰਾਪਤ ਹੈ, ਜਿਹਨਾਂ ਦੇ ਯਤਨਾਂ ਸਦਕਾ ਇਹ ਕਾਰਜ 
ਹੋ ਰਿਹਾ ਹੈ। ਉੱਤਮ ਸਿੰਘ ਜੀ ਨਾਮਧਾਰੀ ਸਪੋਰਟ 
ਅਕੈਡਮੀ ਦੇ ਮੈਨੇਜਰ ਵੱਜੋ' ਸੇਵਾਵਾਂ ਦੇ ਰਹੇ ਹਨ ਅਤੇ ਸਮੁੱਚੇ 
ਕੰਮ ਕਾਜ ਦੀ ਨਜ਼ਰਸਾਨੀ ਕਰਨ ਦਾ ਕਾਰਜ ਸਪੋਟਸ 
ਇੰਚਾਰਜ ਸ਼ੇਰ ਸਿੰਘ ਕਰ ਰਿਹਾ ਹੈ। 


ਬੀਬੀ ਸੁਖਵਿੰਦਰ ਕੌਰ ਜੀ ਫਗਵਾੜਾ 76 ਸਾਲ ਦੀ 
ਉਮਰ ਭੋਗ ਕੇ 30-8-2023 ਨੂੰ ਆਪਣੀ ਸੰਸਾਰਕ 
ਯਾਤਰਾ ਪੂਰੀ ਕਰ ਗਏ। ਸੇਵਾ, ਸਿਮਰਨ ਤੇ ਸਾਦਗੀ ਨੂੰ 
ਸਮਰਪਿਤ ਬੀਬੀ ਸੁਖਵਿੰਦਰ ਕੌਰ ਜੀ ਮਿਲਾਪੜੇ ਸੁਭਾ ਦੇ 
ਮਾਲਕ ਸਨ। ਬੀਬੀ ਜੀ 
ਦਾ ਜਨਮ ਜਥੇਦਾਰ ਸੇਵਾ 
ਸਿੰਘ ਜੀ ਮੰਡੀ ਵਾਲਿਆਂ 
ਦੇ ਘਰ ਹੋਇਆ ਅਤੇ 
ਸੂਬਾ ਸਾਧਾ ਸਿੰਘ ਜੀ ਮੰਡੀ 
ਵਾਲਿਆਂ ਵਰਗੇ ਭਰਾਵਾਂ 
ਦੀ ਵੱਡੀ ਭੈਣ ਹੋਣ ਦਾ ! 
ਮਾਣ ਉਹਨਾਂ ਨੂੰ ਪ੍ਰਾਪਤ ਾੱ 
ਸੀ। ਉਹਨਾਂ ਦਾ ਵਿਆਹ 
ਸਿੰਘ ਜੀ (ਪੱਦੀ ਵਾਲੇ) 
ਵਾਰੇ ਵਾਲਿਆਂ ਦੇ ਸਪੁੱਤਰ ਸੰਤ ਦਿਆਲ ਸਿੰਘ ਜੀ 
ਫਗਵਾੜਾ ਨਾਲ ਹੋਇਆ। ਬੀਬੀ ਸੁਖਵਿੰਦਰ ਕੌਰ ਜੀ ਲੰਮਾ 
ਸਮਾਂ ਆਪਣੇ ਪਤੀ ਸੰਤ ਦਿਆਲ ਸਿੰਘ ਜੀ ਦੇ ਨਾਲ ਸੀ 
ਭੈਣੀ ਸਾਹਿਬ ਸੇਵਾ ਵਿੱਚ ਹਾਜਰ ਰਹੇ ਅਤੇ ਸਾਧ ਸੰਗਤ ਦੇ 


ਸਤੰਬਰ 2023 


੧3101੧੧15॥0060181.60।। 


ਲਈ ਪ੍ਰੇਰਣਾ ਸਰੋਤ ਰਹੇ। ਉਹ ਅੱਜ ਕੱਲ ਫਗਵਾੜਾ ਨੇੜੇ 
ਵਿੱਚ ਲੋੜਵੰਦਾਂ ਦੀ ਸੇਵਾ ਕਰਕੇ ਆਪਣੀਆਂ ਸੇਵਾਵਾਂ ਨਿਭਾ 
ਰਹੇ ਸਨ। ਉਹ ਆਪਣੇ ਪਿੱਛੇ ਬਹੁਤ ਵਧੀਆ ਹੱਸਦਾ ਵੱਸਦਾ 
ਪਰਿਵਾਰ ਛੱਡ ਕੇ ਗਏ ਹਨ । 

ਉਹਨਾਂ ਦਾ ਇਕ ਸਪੁੱਤਰ ਕੁਲਜਿੰਦਰ ਸਿੰਘ 
ਰਣਜੀਤ ਕੌਰ ਕੈਨੇਡਾ ਵਿੱਚ ਆਪਣੇ-ਆਪਣੇ ਪਰਿਵਾਰਾਂ 
ਸਹਿਤ ਰਹਿੰਦਿਆਂ ਸਤਿਗੁਰੂ ਜੀ ਦੇ ਚਰਨਾਂ ਦੇ ਪ੍ਰੀਤਵਾਨ 
ਹਨ। ਉਹਨਾਂ ਦੇ ਨਮਿੱਤ ਪਾਠ ਦਾ ਭੋਗ ਨਾਮਧਾਰੀ 
ਧਰਮਸਾਲਾ ਚਾਚੋਕੀ, ਫਗਵਾੜਾ ਵਿਖੇ ਮਿੱਤੀ 6-9-2023 
ਨੂੰ ਪਾਇਆ ਗਿਆ। ਇਸ ਸਮੇਂ ਜਥੇਦਾਰ ਗੁਰਲਾਲ ਸਿੰਘ 
ਜੀ ਸ੍ਰੀ ਭੈਣੀ ਸਾਹਿਬ ਨੇ ਜਥੇ ਸਮੇਤ ਦੀਵਾਨ ਲਗਾਇਆ 
ਜਿਸ ਵਿੱਚ ਓਹਨਾਂ ਨੇ ਬੀਬੀ ਜੀ ਦੇ ਜੀਵਨ ਤੇ ਝਾਤ 
ਰਹਿੰਦਿਆਂ ਜੀਵਨ ਜਿਊਣ ਦੀ ਪ੍ਰੇਰਣਾ ਦਿੱਤੀ। ਬੀਬੀ ਜੀ ਨੂੰ 


ਯਮਨਾ ਨਗਰ: ਬੀਬੀ ਸੁਖਵਿੰਦਰ ਕੌਰ ਸਪੁੱਤਨੀ 
ਸਵ: ਸੰਤ ਚਰਨ ਸਿੰਘ ਪਿਛਲੇ ਦਿਨੀ 3 ਸਤੰਬਰ 2023 
ਈ. ਨੂੰ ਅਕਾਲ ਪੁਰਖ ਦੀ ਦਿੱਤੀ ਹੋਈ ਸਾਹਾਂ ਰੂਪੀ ਪੂੰਜੀ 
ਪੂਰੀ ਕਰਕੇ ਅਕਾਲ ਪੁਰਖ ਦੇ ਚਰਨਾ ਵਿੱਚ ਜਾ ਬਿਰਾਜੇ। 
ਬੀਬੀ ਜੀ ਆਪਣੇ ਸਪੁੱਤਰ ਬਲਵਿੰਦਰ ਸਿੰਘ, ਗੁਰਜਾਰ 
ਸਿੰਘ ਤੇ ਬਾਕੀ ਪਰਿਵਾਰ ਸਾਰੇ ਨੂੰ ਆਪਣੇ ਸਤਿਗੁਰੂ ਜੀ ਦੇ 
ਚਰਨਾਂ ਨਾਲ ਜੋੜ ਕੇ ਕਰੀਬ 70 ਸਾਲ ਦੀ ਉਮਰ ਵਿੱਚ 
ਸਤਿਜੁਗ 


5।। 58000 8001 5001 0 ੬00) 


ਜਗ ੮ 


ਵਿਛੋੜਾ ਦੇ ਗਏ। ਕੁਝ ਦਿਨ 
ਵਿੱਚ ਆਉਣ ਵਾਸਤੇ 
ਬਸਤਰ ਤਿਆਰ ਕੀਤੇ। 


ਨਿਸ਼ਾਨ ਸਿੰਘ ਜੀ ਦਿੱਲੀ ਵਾਲਿਆਂ ਨੇ 'ਛੋੜ ਬਾਬਲ ਦੀ 
ਗਲੀਆਂ ਸਹੁਰੇ ਘਰ ਜਾਣਾ ਹੈ' ਦੀ ਧਾਰਨ ਲਾ ਕੇ ਆਪਣੇ 
ਦੀਵਾਨ ਦਾ ਆਰੰਭ ਬੜਾ ਹੀ ਵੈਰਾਗ ਮਈ ਦੀਵਾਨ 
ਲਾਇਆ। ਉਪਰੰਤ ਦੀਵਾਨ ਦੀ ਸਮਾਪਤੀ ਦੀ ਅਰਦਾਸ 
ਵੀ ਜਥੇਦਾਰ ਜੀ ਨੇ ਕੀਤੀ। ਸੂਬਾ ਬਲਦੇਵ ਸਿੰਘ ਜੀ ਨੇ 
ਆਈ ਸਾਧ ਸੰਗਤ ਦਾ ਧੰਨਵਾਦ ਕੀਤਾ। ਗੁਰੂ ਦਾ ਲੰਗਰ 
ਅਤੁੱਟ ਵਰਤਿਆ। 


ਸਾਊਥਹਾਲ ਵਿਖੇ ਸ੍ਰੀ ਸਤਿਗੁਰੂ ਜੀ ਨੇ ਚਰਨ ਪਾਏ 


ਸ੍ਰੀ ਸਤਿਗੁਰੂ ਉਦੇ ਸਿੰਘ ਜੀ ਨੇ ਇੰਗਲੈਂਡ ਦੌਰੇ 
ਦੌਰਾਨ (20-8-2023) ਸਾਊਥਹਾਲ ਵਿਖੇ ਆਪਣੇ ਸਿੱਖ 
ਕੇਵਲ ਸਿੰਘ ਕੱਲਾ ਦੇ ਘਰ ਚਰਨ ਪਾਉਣ ਦੀ ਕਿਰਪਾ ਕੀਤੀ 
ਹਵਨ ਕਰਵਾਇਆ ਗਿਆ। ਰਾ ਕਾ 


ਸਤੰਬਰ 2023 


(3॥101੧।੨॥॥੫੧6018.੦0। 


ਸ੍ਰੀ ਸਤਿਗੁਰੂ ਉਦੇ ਸਿੰਘ ਜੀ ਦਾ ਚੌਥਾ ਆਸਟ੍ਰੇਲੀਆ ਦੌਰਾ (ਅਪ੍ਰੈਲ 2023) 


ਸਤਿਗੁਰੂ ਜੀ ਦੇ ਨਾਲ ਆਏ ਪਤਵੰਤੇ ਧਾਰਮਿਕ ਮੁਖੀਆਂ ਨੇ 
ਯਾਦਗਾਰੀ ਤਸਵੀਰਾਂ ਖਿਚਵਾਈਆਂ। 

ਸ੍ਰੀ ਸਤਿਗੁਰੂ ਉਦੇ ਸਿੰਘ ਜੀ ਦੀ ਛਤਰ ਛਾਇਆ 
ਹੇਠ ਹੋਇਆ 'ਧਾਰਮਿਕ ਸਦਭਾਵਨਾ ਅਤੇ ਵਿਸ਼ਵ ਅਮਨ 
ਸੰਮੇਲਨ' ਇਕ ਪ੍ਰਭਾਵਸ਼ਾਲੀ ਅਤੇ ਯਾਦਗਾਰੀ ਸਮਾਗਮ ਹੋ 
ਨਿਬੜਿਆ। ਹਿੰਦੀ, ਪੰਜਾਬੀ ਅਤੇ ਅੰਗ੍ਰੇਜ਼ੀ ਦੇ ਅਖਬਾਰਾਂ 
ਅਤੇ ਮੈਗਜ਼ੀਨਾ ਵਿੱਚ ਅਤੇ ਟੀ.ਵੀ. ਸ਼ੋਸਲ ਮੀਡੀਆ ਆਦਿ 
ਸਭ ਥਾਂਈ ਇਸ ਧਰਮ ਸੰਮੇਲਨ ਦੀ ਬਹੁਤ ਚਰਚਾ ਅਤੇ 
ਕਰਕੇ ਦਿੱਲੀ ਅਤੇ ਪੰਜਾਬ ਦੇ ਅਖਬਾਰਾਂ ਵਿੱਚ ਵੀ ਸੰਮੇਲਨ 
ਦੀ ਸ਼ਲਾਘਾ ਕੀਤੀ ਗਈ। ਬਹੁਤ ਅਖਬਾਰਾਂ ਨੇ 
ਪਹਿਲਾ ਸਫਲ ਯਤਨ ਲਿਖਿਆ। ਦੇਸ ਪ੍ਰਦੇਸ ਟਾਈਮਜ਼ ਨੇ 
ਸਿਰਲੇਖ ਲਿਖਿਆ- ਨਾਮਧਾਰੀ ਸੰਪਰਦਾ ਵਲੋਂ ਮੈਲਬੌਰਨ 
'ਚ ਕਰਵਾਇਆ ਗਿਆ 'ਸਰਬ ਧਰਮ ਸੰਮੇਲਨ' ਦੁਨੀਆਂ ਨੂੰ 
ਬਲਦੀ ਅੱਗ ਚੋਂ ਕੱਢਣ ਲਈ ਗੁਰੂ ਨਾਨਕ ਦੇ ਰਾਹ ਤੇ ਤੁਰਨਾ 
ਪਵੇਗਾ: ਸਤਿਗੁਰੂ ਉਦੇ ਸਿੰਘ। ਹਿੰਦੀ ਪਰਚਾ 'ਮੈਟਰੋ 
ਟਿੰਡੀਆਂ-ਡੇਅਲੀ ਨੇ ਲਿਖਿਆ: 'ਨਾਮਧਾਰੀ ਸੰਪਰਦਾਇ 
ਕੇ ਅਧਿਆਤਮਿਕ ਪ੍ਰਮੁੱਖ ਨੇ ਦੁਨੀਆਂ ਭਰ ਕੇ 12 ਵਿਦਿਵ 
ਧਾਰਮਿਕ ਗੁਟੋਂ ਕੇ ਨੇਤਾਓ' ਕੋ ਆਮੰਤਰਿਤ ਕੀਤਾ। 
ਆਸਦਟੇੇਲੀਆਂ ਮੇਂ ਵਿਸ਼ਵ ਸ਼ਾਂਤੀ ਕੇ ਲੀਏ ਧਾਰਮਿਕ ਸਦਭਾਵ 
ਕਾਰਯਕ੍ਰਮ ਆਯੋਜਿਤ।' ਜਯ ਹਿੰਦ ਜਨਾਬ ਦਾ ਸਿਰਲੇਖ 
ਸੀ- ਨਾਮਧਾਰੀ ਗਰੁੱਪ ਕੇ ਆਵਾਹਨ ਪਰ ਅਸਟ੍ਰੇਲੀਆਂ ਮੇਂ 
ਪ੍ਰਥਮ ਧਰਮ ਸੰਮੇਲਨ। ਇਸ ਸੰਮੇਲਨ ਤੋਂ ਬਾਅਦ ਵੱਖੋ-ਵੱਖ 
ਕੀਤਾ ਗਿਆ। ਸ੍ਰੀ ਸਤਿਗੁਰੂ ਉਦੇ ਸਿੰਘ ਜੀ ਵਲੋਂ ਬੀਜਿਆਂ 
ਭਾਈਚਾਰਕ ਸਦਭਾਵਨਾ ਅਤੇ ਵਿਸ਼ਵ ਅਮਨ ਦਾ ਬੀਜ 
ਵੱਖੋ-ਵੱਖ ਰੂਪ ਵਿੱਚ ਵਧ-ਫੁੱਲ ਰਿਹਾ ਹੈ। 
ਸਤਿਜੁਗ 


ਜਗ ------ ੮ 


5।। 58000 9800 500। । €03) 


ਬਾਕੀ ਭਾਗ 
ਸੰਮੇਲਨ ਦੇ ਸਮਾਪਨ ਉਪਰੰਤ ਆਏ ਪਤਵੰਤਿਆਂ 
ਨੇ ਲੋੜ ਅਨੁਸਾਰ ਜਲ ਪਾਣ ਕੀਤਾ। ਸ੍ਰੀ ਸਤਿਗੁਰੂ ਜੀ ਡੇਰੇ 
ਆਏ। ਅੱਜ ਸ਼ਾਮ ਦਾ ਸ੍ਰੀ ਸਤਿਗੁਰੂ ਜੀ ਦਾ ਜਲ-ਪਾਣੀ 
ਭੁਪਿੰਦਰ ਸਿੰਘ ਸਪੁੱਤਰ ਮਹਿੰਦਰ ਸਿੰਘ ਦੇ ਘਰ ਸੀ। 
ਪਰਿਵਾਰ ਨੇ ਬੜੀ ਸ਼ਰਧਾ ਅਤੇ ਪ੍ਰੇਮ ਨਾਲ ਸਾਧ ਸੰਗਤ ਦੀ 
ਸੇਵਾ ਕੀਤੀ। ਸ੍ਰੀ ਸਤਿਗੁਰੂ ਜੀ ਦੀਆਂ ਖੁਸ਼ੀਆਂ ਪ੍ਰਾਪਤ 
ਕੀਤੀਆਂ। ਉਪਰੰਤ ਸ੍ਰੀ ਸਤਿਗੁਰੂ ਜੀ ਕਰੀਬ ਸਾਢੇ ਕੁ ਅੱਠ 
ਵਜੇ ਕੁਝ ਘਰਾਂ 'ਚ ਚਰਨ ਪਾਉਣ ਲਈ ਗੱਡੀ ਤੇ ਰਵਾਨਾ 
ਹੋਏ। ਮੈਨੂੰ (ਹਰਪਾਲ ਸਿੰਘ ਸੇਵਕ) ਨੂੰ ਉਚੇਚਾ ਬੁਲਾ ਕੇ 
ਨਾਲ ਚੱਲਣ ਲਈ ਹੁਕਮ ਕੀਤਾ। ਰਸਤੇ 'ਚ ਜਾਂਦਿਆਂ ਸ੍ਰੀ 
ਬਿਲਾਸ ਹੁੰਦੇ ਰਹੇ। ਗੁਰੂ ਜੱਸ ਕਰਦਿਆਂ-ਸੁਣਦਿਆਂ 
ਆਉਣ ਜਾਣ ਦਾ ਕਰੀਬ ਦੋ ਘੰਟੇ ਦੇ ਸਫਰ ਦਾ ਪਤਾ ਹੀ 
ਨਹੀਂ ਲੱਗਿਆ ਕਦੋਂ ਮੁੱਕ ਗਿਆ। ਸਾਢੇ ਕੁ ਨੰ ਵਜੇ 
ਮੈਲਬੌਰਨ ਏਅਰਪੋਰਟ ਦੇ ਨਜ਼ਦੀਕੀ ਏਰੀਏ ਵਿੱਚ ਕੁਝ 
ਘਰਾਂ ਵਿੱਚ ਚਰਨ ਪਾਏ। ਦਿੱਲੀ ਦੇ ਅਜੀਤਪਾਲ ਸਿੰਘ 
ਦਲੀਪ ਸਿੰਘ ਜੀ ਦੀ ਪੌਤਰੀ ਹੈ, ਰਜਨੀ ਦੀ ਮਾਤਾ ਬੀਬੀ 
ਸਿੰਦਰ ਵੀ ਏਥੇ ਆਈ ਹੋਈ ਹੈ। ਏਨੀ ਰਾਤ, ਖੇਚਲ ਕਰਕੇ 
ਚਰਨ ਪਾਉਣ ਕਰਕੇ ਪਰਿਵਾਰ ਬਾਗੋ-ਬਾਗ ਹੋ ਗਿਆ। 
ਬੀਬੀ ਸਿੰਦਰ ਅਤੇ ਰਜਨੀ ਤਾਂ ਮਸਤਾਨੀਆਂ ਜਹੀਆਂ ਹੀ ਹੋ 
ਗਈਆਂ। ਪਾਤਸ਼ਾਹ ਜੀ ਖੁਸ਼ੀਆਂ ਬਖਸ਼ੀਆਂ। ਉਪਰੰਤ 
ਠੇਕੇਦਾਰ ਹਰਜਿੰਦਰ ਸਿੰਘ ਦੇ ਧੀ, ਜਵਾਈ ਦੇ ਘਰ ਚਰਨ 
ਪਾਏ। ਏਥੇ ਹੀ ਇਕ ਹੋਰ ਪਰਿਵਾਰ ਆਇਆ ਹੋਇਆ ਸੀ 
ਉਨ੍ਹਾਂ ਦੇ ਬਹੁਤ ਜ਼ੋਰ ਨਾਲ ਅਰਜ਼ ਕਰਨ ਤੇ ਉਨ੍ਹਾਂ ਦੇ ਘਰ 
(ਗੁਰਸ਼ਰਨ ਸਿੰਘ, ਪੁੱਤਰੀ ਹਰਸ਼ਪ੍ਰੀਤ ਕੌਰ ਅਤੇ ਜਵਾਈ 
ਵਰਿੰਦਰ ਸਿੰਘ) ਕਿਰਪਾ ਕੀਤੀ। ਰਾਤ ਦੇਰ ਨਾਲ ਸਤਿਗੁਰੂ 
ਜੀ ਡੇਰੇ ਪਧਾਰੇ। 

24 ਅਪ੍ਰੈਲ ਸੋਮਵਾਰ- ਅੰਮ੍ਰਿਤ ਵੇਲੇ 'ਜਗਜੀਤ 
ਮੰਦਰ' ਵਿਖੇ ਸ੍ਰੀ ਸਤਿਗੁਰੂ ਜੀ ਦੀ ਹਜ਼ੂਰੀ ਵਿੱਚ ਆਸਾ ਦੀ 
ਵਾਰ ਦਾ ਕੀਰਤਨ ਹਜ਼ੂਰੀ ਰਾਗੀ ਜਥੇ ਨੇ ਕੀਤਾ। ਅੱਜ ਰਾਗੀ 
ਸਿੰਘਾਂ ਦੇ ਜਥੇ ਵਿੱਚ ਇਕ ਨੌਜੁਆਨ ਨਰਾਇਣ ਸਿੰਘ 
ਸਪੁੱਤਰ ਰੁਪਿੰਦਰ ਸਿੰਘ (ਬਰਨਾਲਾ) ਵੀ ਸਾਜ ਲੈ ਕੇ ਸ਼ਾਮਲ 
ਸਤਬਰ 2023 


੧3101੧੧15॥0060181.60।। 


ਸੀ। ਇਹ ਨੌਜੁਆਨ ਡਾਕਟਰੀ ਦੀ ਉੱਚ ਵਿਦਿਆ ਵੀ 
ਰਹਿੰਦਿਆਂ ਗੁਰਮਤਿ ਦੇ ਧਾਰਣੀ ਅਜੇਹੇ ਨੌਜੁਆਨ ਨਵੀ 
ਪੀੜੀ ਲਈ ਪ੍ਰੇਰਣਾ ਸ੍ਰੋਤ ਹਨ। ਆਸਾ ਦੀ ਵਾਰ ਦੌਰਾਨ ਹੀ 
ਕਰਨਜੀਤ ਸਿੰਘ ਅਤੇ ਜਗਚਾਨਣ ਸਿੰਘ ਨੇ ਹਵਨ ਯੱਗ 
ਕੀਤਾ। 

ਗੁਰ-ਮਰਿਯਾਦਾ ਅਨੁਸਾਰ ਇੱਕ ਅਨੰਦ ਕਾਰਜ 
ਹੋਇਆ। ਵਿਵਾਹਿਤ ਜੋੜੀ ਹੈ- ਕਾਕਾ ਸੰਤਾ ਸਿੰਘ ਸਪੁੱਤਰ 
ਸੁਰਿੰਦਰ ਸਿੰਘ (ਜਲੰਧਰ) ਜੋ ਅੱਜ ਕੱਲ ਸਿਡਨੀ ਰਹਿੰਦਾ ਹੈ 
ਅਤੇ ਬੀਬੀ ਪ੍ਰੀਤਮ ਕੌਰ ਸਪੁੱਤਰੀ ਪ੍ਰਸ਼ੋਤਮ ਸਿੰਘ (ਜਲੰਧਰ) 
ਆਸਾ ਦੀ ਵਾਰ, ਅਨੰਦ ਕਾਰਜ ਅਤੇ ਨੌਵੇਂ ਮਹੱਲੇ ਦੇ ਸਲੋਕਾਂ 
ਦੇ ਪਾਠ ਉਪਰੰਤ ਸੰਤ ਨਿਸ਼ਾਨ ਸਿੰਘ ਜੀ ਨੇ ਅਰਦਾਸ 
ਕੀਤੀ। ਆਦਿ ਗੁਰੂ ਗ੍ਰੰਥ ਸਾਹਿਬ ਜੀ ਨੇ ਅਰਦਾਸ ਕੀਤੀ। 
ਆਦਿ ਗੁਰੂ ਗ੍ਰੰਥ ਸਾਹਿਬ ਦੇ 38 ਸਾਧਾਰਨ ਪਾਨਾਂ ਦੇ ਭੋਗ 
ਪਾਏ ਗਏ। 
16 ਪਾਠ ਸ੍ਰੀ ਸਤਿਗੁਰੂ ਰਾਮ ਸਿੰਘ ਜੀ ਦੇ ਦਰਸ਼ਨ ਨਮਿੱਤ 
5 ਪਾਠ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਦੀ ਯਾਦ ਵਿੱਚ 
2 ਪਾਠ ਮਾਤਾ ਚੰਦ ਕੌਰ ਜੀ ਦੀ ਯਾਦ ਵਿੱਚ 
5 ਪਾਠ ਸਤਿਗੁਰੂ ਉਦੇ ਸਿੰਘ ਜੀ ਦੇ ਦਰਸ਼ਨ ਦੇਣ ਦੀ ਖੁਸ਼ੀ 
ਵਿੱਚ 
5 ਪਾਠ ਪੰਥ ਦੀ ਚੜਦੀ ਕਲਾ ਨਮਿੱਤ 
2 ਪਾਠ ਅਨੰਦ ਕਾਰਜਾਂ ਨਮਿਤ 
3 ਮਨੋਕਾਮਨਾ ਨਮਿਤ 
2100 ਚੌਪਈ (ਪਾ:10) ਦੇ ਕੀਤੇ ਗਏ । 

ਭੋਗ ਉਪਰੰਤ ਸ੍ਰੀ ਸਤਿਗੁਰੂ ਜੀ ਨੇ ਕਾਕਾ ਸੁਰਿੰਦਰ 
ਸਿੰਘ ਸਪੁੱਤਰ ਸੁਮਿੱਤਰ ਸਿੰਘ ਨੂੰ ਦਸਤਾਰ ਸਜਾ ਕੇ 
ਨਿਵਾਜਿਆ। ਉਪਰੰਤ ਡੇਰੇ (ਮੰਗਾ ਸਿੰਘ ਸਪੁੱਤਰ ਗਿਆਨੀ 
ਜੋਗਿੰਦਰ ਸਿੰਘ ਦੇ ਘਰ) ਆ ਕੇ ਲੰਗਾ ਛਕਿਆ। 6੬੩੯ 
0663 ੧੦੩੦: ਸ੍ਰੀ ਸਤਿਗੁਰੂ ਜੀ ਸੰਗਤਾਂ ਸਹਿਤ 8੪੩੯ 


ਸੈਲਾਨੀਆਂ ਨੂੰ ਆਕਰਸ਼ਿਤ ਕਰਦਾ ਹੈ। ਜਿਸਦੇ ਇਕ ਪਾਸੇ 
ਠਾਠਾਂ ਮਾਰਦਾ ਨੀਲਾ ਸਾਗਰ ਅਤੇ ਦੂਜੇ ਪਾਸੇ ਹਰਿਆਵਲ 
ਨਾਲ ਲਸ਼ ਲਸ਼ ਕਰਦੇ ਪਰਬਤ ਹਨ। ਕਰੀਬ ਚਾਰ ਘੰਟਿਆਂ 
ਦਾ ਕਾਰਾਂ ਦਾ ਸਫਰ ਕਰਕੇ ਸਤਿਗੁਰੂ ਜੀ ਨੇ ਸੰਗਤਾਂ ਸਹਿਤ 
ਪਹਿਲਾ ਪੜਾਅ 30੦5 33੦1 ਤੇ ਕੀਤਾ ਜੋ ਕਿ 
£08₹5€੩ ਦੇ ਨੇੜੇ ਹੈ। ਦੂਸਰਾ ਪੜਾਅ £56॥੬ #ਗ।| ਤੇ 
ਕੀਤਾ ਜੋ 1੦੧੧੬ ਦੇ ਨੇੜੇ ਹੈ। ਇਸ ਤੋਂ ਬਾਅਦ #00110 
93੧ ਨਾਮ ਦੇ ਛੋਟੇ ਜੁਹੇ ਕਸਬੇ ਦੇ ਬੀਚ ਤੇ ਰੁਕੇ ਅਤੇ ਆਖਰੀ 
ਪੜਾਅ 1੪੬0੬ #0050 ਵਿਖੇ ਸੀ। ਸਾਰੀ ਸੰਗਤ ਨਾਲ 
ਬਚਨ ਬਿਲਾਸ ਕਰਦਿਆਂ ਬੀਚ ਤੇ ਵਾਕ ਕੀਤੀ। ਇਹ ਜਗ੍ਹਾ 
ਆਸਟ੍ਰੇਲੀਆ ਦੇ ਨਕਸ਼ੇ ਤੇ ਵਿਸ਼ੇਸ਼ ਸਥਾਨ ਰੱਖਦੀ ਹੈ। ਇਹ 
ਵੀ ਸਤਿਗੁਰੂ ਸੱਚੇ ਪਾਤਸ਼ਾਹ ਦੀ ਲੀਲ੍ਹਾ ਆਪ ਜੀ ਆਪ ਹੀ 
ਜਾਨਣ ਕਿ ਕਿਸ ਨੂੰ ਤਾਰਨ ਵਾਸਤੇ ਅੱਜ ਇਸ ਪਾਸੇ ਦਾ 
ਪ੍ਰੋਗਰਾਮ ਬਣ ਗਿਆ। ਕੱਲ ਰਾਤ ਹੀ ਗਰੀਬ ਨਿਵਾਜ ਬਚਨ 
ਕੀਤਾ ਕਿ ਗਰੇਟ ਓਸ਼ਨ ਰੋਡ ਵੱਲ ਚਲਣਾ ਹੈ। ਕੱਲ ਨੂੰ 
ਦੁਪਹਿਰੇ ਆਪ ਜੀ ਦੀ ਵਾਪਸੀ ਹੈ, ਇਸ ਲਈ ਅੱਜ ਸੰਗਤ 
ਆਪ ਜੀ ਦੇ ਦਰਸ਼ਨਾਂ ਦਾ ਵੱਧ ਤੋਂ ਵੱਧ ਲਾਹਾ ਲੈਣ 
ਚਾਹੁੰਦੀਆਂ ਸਨ ਅਤੇ ਵਾਰ-ਵਾਰ ਕੈਮਰੇ ਅਤੇ ਮੋਬਾਈਲਾਂ 
ਨਾਲ ਯਾਦਗਾਰੀ ਪਲਾਂ ਨੂੰ ਸੰਭਾਲਿਆ ਜਾ ਰਿਹਾ ਸੀ। 
ਨਿਵਾਜ ਰਹੇ ਸਨ। ਦੇਰ ਰਾਤ ਸ੍ਰੀ ਸਤਿਗੁਰੂ ਜੀ ਸੰਗਤਾਂ 
ਸਹਿਤ ਵਾਪਸ ਮੈਲਬੌਰਨ ਪਧਾਰੇ। 

25 ਅਪ੍ਰੈਲ 2023 ਮੰਗਲਵਾਰ- ਆਸਟ੍ਰੇਲੀਆ 
ਦੌਰੇ ਦੀ ਸੰਪੂਰਨਤਾ ਅਤੇ ਦੇਸ਼ ਵਾਪਸੀ- ਸ੍ਰੀ ਸਤਿਗੁਰੂ ਜੀ 
ਦੀ ਹਜ਼ੂਰੀ ਵਿੱਚ 'ਜਗਜੀਤ ਮੰਦਰ' ਵਿਖੇ ਅੱਜ ਇਸ 
ਆਸਟ੍ਰੇਲੀਆ ਦੌਰੇ ਦੀ ਆਖਰੀ ਆਸਾ ਦੀ ਵਾਰ ਦਾ 
ਕੀਰਤਨ ਹੋਇਆ। ਅੱਜ ਸੰਗਤ ਭਰਪੂਰ ਸੀ। ਅਰਦਾਸ 
ਸੁਮਿੱਤਰ ਸਿੰਘ ਨੇ ਕੀਤੀ, ਸੁਮਿੱਤਰ ਸਿੰਘ ਟਕਸਾਲੀ 
ਸੇਵਾ ਲਈ ਹਮੇਸ਼ਾਂ ਤਤਪਰ ਰਹਿੰਦਾ ਹੈ। ਸ੍ਰੀ ਸਤਿਗੁਰੂ ਜੀ ਨੇ 
ਸੁਮਿੱਤਰ ਸਿੰਘ ਨੂੰ ਭਜਨ (ਨਾਮ) ਦੇਣ ਦੀ ਆਗਿਆ ਵੀ 
ਬਖਸ਼ੀ ਹੈ। ਦੋ ਬੀਬੀਆਂ ਨੇ ਗੀਤ ਗਾਇਆ। ਤਬਲੇ ਤੇ 


(0੬3 ੧੦39 ਵੱਲ ਚਾਲੇ ਪਾਏ । 50001 /੬% | ਸੰਗਤ ਕੀਤੀ ਮਨਸਾ ਸਿੰਘ ਨੇ ਗੀਤ ਦਾ ਮੁਖੜਾ ਸੀ- 
12013 ਵਿੱਚ ਇਹ ਸੜਕ ਕਰੀਬ 343 ਕਿਲੋਮੀਟਰ ਨੇਹੁ ਲਾ ਲਿਆ ਬੇਪ੍ਰਵਾਹ ਦੇ ਨਾਲ। 

ਲੰਬੀ ਹੈ। ਆਸਟ੍ਰੇਲੀਆ ਦੇ ਰਮਣੀਕ ਥਾਵਾਂ ਚੋਂ ਇਕ ਵਿਸ਼ੇਸ਼ ਉਸ ਦੀਨ ਦੁਨੀ ਦੇ ਸ਼ਾਹ ਦੇ ਨਾਲ । 
ਆਕਰਸ਼ਕ ਸਥਾਨ ਜੋ ਆਪਣੀ ਖੂਬਸੂਰਤੀ ਨਾਲ ਉਪਰੰਤ ਸੁਮਿੱਤਰ ਸਿੰਘ ਨੇ ਬੜੇ ਭਾਵਪੂਰਤ ਅਤੇ 
ਸਤਿਜੁਗ ---------------& ਸਤੰਬਰ 2023 


5।। 58000 9800 500। । €0) 


੧3101੧੧15॥0060181.60।। 


ਪ੍ਰੇਮ-ਪਰੁੱਚੇ ਸ਼ਬਦਾਂ ਵਿੱਚ ਸ੍ਰੀ ਸਤਿਗੁਰੂ ਜੀ ਦਾ ਦਰਸ਼ਨ ਦੇਣ 
ਲਈ ਸ਼ੁਕਰਾਨਾ ਕੀਤਾ। ਨਾਲ ਆਏ ਮਾਤਾ ਜੀ, ਉੱਤਮ 
ਸਿੰਘ ਜੀ ਰਾਗੀ ਸਿੰਘ ਅਤੇ ਪ੍ਰਚਾਰਕ ਸਭ ਦਾ ਧੰਨਵਾਦ 
ਕੀਤਾ। ਵਿਸ਼ੇਸ਼ ਕਰਕੇ ਹੋਰ ਦੇਸ਼ਾਂ ਤਸਮਾਨੀਆਂ, 
ਆਦਿ ਤੋਂ ਲੈ ਕੇ ਆਸਟ੍ਰੇਲੀਆਂ ਦਰਸ਼ਨ ਦੇਣ ਲਈ ਸੰਗਤਾਂ 
ਧੰਨਵਾਦ ਕੀਤਾ। ਆਸਟੇਰੇਲੀਆਂ ਦੇ ਹੋਰ ਸ਼ਹਿਰਾਂ, 
ਏਥੇ ਮੈਲਬੌਰਨ ਪੁੱਜੀਆਂ ਹੋਈਆਂ ਸਨ। ਸੁਮਿੱਤਰ ਸਿੰਘ ਜੀ 
ਨੇ ਏਸੇ ਤਰ੍ਹਾਂ ਹੀ ਫੇਰ ਛੇਤੀ ਦਰਸ਼ਨ ਦੇਣ ਲਈ ਸਤਿਗੁਰੂ 
ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਬੇਨਤੀ ਕੀਤੀ। 

ਸੂਬਾ ਸਤਨਾਮ ਸਿੰਘ ਜੀ ਨੇ ਵੀ ਆਸਟ੍ਰੇਲੀਆਂ ਦੀ 
ਸੰਗਤ ਵਲੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਕੋਟਾਨ ਕੋਟਿ 
ਧੰਨਵਾਦ ਕੀਤਾ। ਆਪ ਨੇ ਬੜੇ ਭਾਵੁਕ ਸ਼ਬਦਾਂ ਵਿੱਚ ਗੁਰੂ 
ਚਰਨਾਂ ਵਿੱਚ ਬੇਨਤੀ ਕੀਤੀ: ਦੀਨ ਦਿਆਲ! ਆਪ ਜੀ ਨੇ 
ਆਸਟੇਰੇਲੀਆਂ ਦੌਰੇ ਦੀ ਜਦੋਂ ਪ੍ਰਵਾਨਗੀ ਦਿੱਤੀ ਤਾਂ ਮਹੀਨਾ 
ਪਹਿਲਾਂ ਤੋਂ ਹੀ ਸੰਗਤਾਂ ਨੇ ਤਿਆਰੀਆਂ ਅਰੰਭ ਕਰ 
ਦਿੱਤੀਆਂ। ਬੜੇ ਚਾਵਾਂ ਨਾਲ ਦੌਰਾ ਸੰਪੰਨ ਹੋਇਆ ਹੈ, ਪਤਾ 
ਹੀ ਨਹੀਂ ਲੱਗਿਆ ਕਦੋਂ ਇਹ ਵੀਹ ਕੁ ਦਿਨ ਬੀਤ ਗਏ 
ਹਨ। ਨਾਮ ਸਿਮਰਨ, ਕਥਾ-ਕੀਰਤਨ ਅਤੇ ਸਤਿਗੁਰੂ ਸੱਚੇ 
ਆਹਿ॥ ” ਗੁਰਵਾਕ ਸਾਕਾਰ ਹੋ ਰਿਹਾ ਸੀ। ਅੱਜ ਦੁਪਹਿਰੇ 
ਸ੍ਰੀ ਸਤਿਗੁਰੂ ਜੀ ਦੀ ਦੇਸ਼ ਵਾਪਸੀ ਹੈ, ਦਿਲ ਉਦਾਸ ਹੋ ਰਿਹਾ 
ਹੈ। ਜੀ ਤਾਂ ਕਰਦਾ ਹੈ ਕਿ ਏਸੇ ਤਰ੍ਹਾਂ ਹੀ- 

ਸੱਚੇ ਪਾਤਸ਼ਾਹ ਤੇਰੀ ਉੱਚੀ ਸ਼ਾਨ ਹੋਵੇ। 

ਉਪਰੰਤ ਸ੍ਰੀ ਸਤਿਗੁਰੂ ਜੀ ਨੇ ਪਾਵਨ ਉਪਦੇਸ਼ ਦੇ ਕੇ 
ਸੰਗਤਾਂ ਨੂੰ ਨਿਵਾਜਿਆ। 

ਗੁਰ ਉਪਦੇਸ਼: ਸਤਿਕਾਰ ਯੋਗ ਸਾਧ ਸੰਗਤ ਜੀ, 
ਸਤਿਗੁਰੂ ਜਗਜੀਤ ਸਿੰਘ ਜੀ ਪਿਛਲੇ ਛੇ-ਸੱਤ ਦਿਨਾਂ ਤੋਂ ਏਥੇ 
ਤੁਹਾਡੇ ਦਰਸ਼ਨ ਕਰਨ ਦਾ ਮੌਕਾ ਮਿਲਿਆ ਹੈ, ਇਹ ਸੱਚੇ 
ਪਾਤਸ਼ਾਹ ਨੇ ਕਿਰਪਾ ਕੀਤੀ ਹੈ ਕਿ ਕਿੱਡਾ ਸੋਹਣਾ ਮਾਹੌਲ 
ਬਣਿਆ ਰਿਹਾ ਹੈ ਕਿ ਗੁਰਬਾਣੀ ਦਾ ਕੀਰਤਨ ਸੁਣਦੇ ਰਹੇ 
ਹਾਂ, ਨਾਮ ਜਪਦੇ ਰਹੇ ਹਾਂ, ਇਹ ਕਦੇ ਸੋਚਿਆ ਵੀ ਨਹੀਂ ਸੀ, 
ਨਾ ਹੀ ਇਹ ਕੁਝ ਮੇਰਾ ਕੀਤਾ ਹੋਇਆ ਹੈ ਕਿ ਏਥੇ ਕਿੰਨੀ 
ਸਤਿਜੁਗ 


5।। 58000 9800 500। । €0) 


ਵਧੀਆ ਜਗ੍ਹਾ ਬਣ ਗਈ ਹੈ, ਹਰਿ-ਜਸ ਹੋਇਆ ਹੈ। ਇਹ 
ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਹੀ ਹੈ ਕਿ ਨਾਮ- 
ਬਾਣੀ ਨਾਲ ਜੁੜਨ ਦਾ ਮੌਕਾ ਮਿਲਿਆ ਹੈ। ਈਰਖਾ, ਹੰਕਾਰ 
ਤੋਂ ਟੁੱਟਣ ਦਾ ਮੌਕਾ ਮਿਲਿਆ ਹੈ। ਜਿਸ ਤਰ੍ਹਾਂ ਸਾਧ ਸੰਗਤ ਨੇ 
ਸੇਵਾ ਕੀਤੀ ਹੈ। ਸੱਚੇ ਪਾਤਸ਼ਾਹ ਕਿਰਪਾ ਕਰਨ, ਇਸੇ ਤਰ੍ਹਾਂ 
ਹੀ ਉਨ੍ਹਾਂ ਦੀ ਸਿੱਖੀ ਵਧਦੀ ਰਹੇ। 

ਇਹ ਠੀਕ ਹੈ ਕਿ ਏਥੇ ਸੰਗਤ ਵਿੱਚ ਆ ਕੇ 
ਗੁਰਬਾਣੀ ਸੁਣਦਿਆ ਹਰਿ ਜੱਸ ਕਰਦਿਆਂ ਮਾਹੌਲ ਬਣ 
ਜਾਂਦਾ ਹੈ ਕਿ ਸਾਡਾ ਮਨ ਚੰਗਾ ਬਣਦਾ ਹੈ। ਆਪਾਂ ਗੁਰਬਾਣੀ 
ਸੁਣਦੇ ਹਾਂ ਸਤਿਗੁਰੂ ਸੱਚੇ ਪਾਤਸ਼ਾਹ ਦੇ ਉਪਦੇਸ਼ ਸੁਣਦੇ ਹਾਂ। 
ਉਸਦੇ ਪ੍ਰਭਾਵ ਨਾਲ ਸਾਡਾ ਮਨ ਚੰਗਾ ਬਣਦਾ ਹੈ। 

ਏਥੋਂ ਜਾ ਕੇ ਆਪਾਂ ਫੇਰ ਮਾਇਆ ਵਿੱਚ ਉਲਝ ਕੇ 
ਆਪਣਾ ਜੀਵਨ ਦਾ ਅਸਲੀ ਪਰਪਜ਼ (ਮਨੋਰਥ) ਭੁੱਲ ਜਾਂਦੇ 
ਹਾਂ। ਨਾਮ-ਬਾਣੀ ਭੁੱਲ ਜਾਂਦੇ ਹਾਂ, ਬੇਨਤੀ ਹੈ ਕਿ ਥੋੜਾ-ਥੋੜਾ 
ਨਾਮ-ਸਿਮਰਨ ਕਰਦੇ ਰਹੋ। ਮਨ ਵਿਚੋਂ' ਸਤਿਗੁਰੂ ਦੀ ਯਾਦ 
ਨਾ ਕਦੇ ਭੁੱਲੇ। ਕਿਤੇ ਬੈਠ ਕੇ ਗੁਰਬਾਣੀ ਦਾ ਵਿਚਾਰ ਕਰ 
ਲਵੋ, ਕਦੇ ਹਰਿ ਜਸ ਕਥਾ ਦੇ ਰੂਪ ਵਿੱਚ ਸੁਣ ਲਵੋ। 
ਸੁਖੀ ਢੰਗ ਸੱਚੇ ਪਾਤਸ਼ਾਹ ਨੇ ਦਿੱਤਾ ਹੈ। ਈਰਖਾ, ਨਿੰਦਿਆ, 
ਚੁਗਲੀ, ਮਨਮਤਿ ਤੋ ਬਚਣ ਦਾ ਢੰਗ ਸਤਿਗੁਰਾਂ ਦੱਸਿਆ 
ਹੈ। ਇਸ ਤਰ੍ਹਾਂ ਗੁਰਮਤਿ ਦੇ ਰਸਤੇ ਤੇ ਚਲਣ ਨਾਲ ਸਾਡੀ 
ਜਿੰਦਗੀ ਵੀ ਚੰਗੀ ਹੋ ਜਾਂਦੀ ਹੈ ਅਤੇ ਸਾਡੇ ਬੱਚਿਆਂ ਨੂੰ ਵੀ 
ਸਿਖਣ ਨੂੰ ਮਿਲ ਜਾਂਦਾ ਹੈ। ਅਸੀਂ ਕਿਸੇ ਦੀ ਬੁਰਾਈ ਨਾ, 
ਕਰੀਏ ਨਿੰਦਿਆਂ ਨਾ ਕਰੀਏ, ਘਰ ਵਿੱਚ ਇਕੱਠੇ ਬੈਠ ਕੇ 
ਹਰਿ ਜਸ ਕਰੀਏ। ਸਾਡਾ ਮਨ ਚੰਗਾ ਬਣਿਆ ਰਹੇ, ਸੋ ਸੱਚੇ 
ਪਾਤਸ਼ਾਹ ਕਿਰਪਾ ਕਰਨ! ਉਨ੍ਹਾਂ ਦੀ ਸਿੱਖੀ ਏਸੇ ਤਰ੍ਹਾਂ ਹੀ 
ਵਧਦੀ ਫੁਲਦੀ ਰਹੇ। ਇਹ ਸੱਚੀ ਮੁੱਚੀ ਨਾ ਮੇਰਾ, ਨਾ 
ਆਪਣਾ ਇਹ ਕਿਸੇ ਦਾ ਕੀਤਾ ਨਹੀਂ, ਇਹ ਸਿਰਫ਼ ਸਤਿਗੁਰੂ 

ਸਤਿਗੁਰੂ ਪ੍ਰਤਾਪ ਸਿੰਘ ਜੀ ਦੇ ਉਪਦੇਸ਼ ਵਿੱਚ 
ਜਿਕਰ ਹੈ ਕਿ ਸਤਿਗੁਰੂ ਰਾਮ ਸਿੰਘ ਜੀ ਦਾ ਬਚਨ ਕਿ 
ਅਕਾਲ ਪੁਰਖੁ ਦੀ ਦਰਗਾਹ ਵਿੱਚ ਸਤਿਗੁਰੂ ਰਾਮ ਸਿੰਘ 
ਗਏ। ਹੁਕਮ ਹੋਇਆ ਕੁਝ ਮੰਗ। ਸਤਿਗੁਰੂ ਰਾਮ ਸਿੰਘ ਜੀ 
ਨੇ ਕਿਹਾ ਪਾਤਸ਼ਾਹ ਤੇਰਾ ਦਿੱਤਾ ਸਭੋ ਕੁਝ ਹੈ, ਕੋਈ ਇੱਛਾ 


ਸਤੰਬਰ 2023 


੧3101੧੧15॥0060181.60।। 


ਨਹੀਂ। ਅਕਾਲ ਪੁਰਖ ਨੇ ਕਿਹਾ- ਏਥੋਂ ਕੋਈ ਖਾਲੀ ਨਹੀ 
ਗਿਆ। ਕੁਝ ਮੰਗ ਤਾਂ ਸਤਿਗੁਰੂ ਰਾਮ ਸਿੰਘ ਜੀ ਨੇ ਮੰਗ 
ਮੰਗੀ ਕਿ ਹੇ ਅਕਾਲਪੁਰਖ ਸਾਰੇ ਜੀਅ ਜੰਤ ਬਨਸਪਤੀ, ਸਭ 
ਤੇਰਾ ਨਾਮ ਜੱਪਦੇ ਦਿੱਸਣ। ਸੋ ਸੱਚੇ ਪਾਤਸ਼ਾਹ ਕਿਰਪਾ ਸਾਰੇ 
ਨਾਮ ਜੱਪਣ, ਸਾਰੇ ਸੁਖੀ ਹੋਣ, ਕੋਈ ਦੁਖੀਆ ਰਹੇ ਹੀ ਨਾ। 
ਇਸੇ ਤਰ੍ਹਾਂ ਉਨ੍ਹਾਂ ਦੀ ਸਿੱਖੀ ਵਧਦੀ ਰਹੇ, ਇਸੇ ਤਰ੍ਹਾਂ 
ਸਤਿਗੁਰੂ ਸੱਚੇ ਪਾਤਸ਼ਾਹ ਦਾ ਜੱਸ ਹੁੰਦਾ ਰਹੇ। 

ਤੁਹਾਨੂੰ ਸਾਧ ਸੰਗਤ ਨੂੰ ਵੇਖ ਕੇ ਤੁਹਾਡੀ ਕਰਨੀ ਵੇਖ 
ਕੇ ਮੈਂ ਆਪਣੇ ਆਪ ਨੂੰ ਛੋਟਾ ਮਹਿਸੂਸ ਕਰਦਾ ਹਾਂ। ਮੈ ਕੁਝ 
ਵੀ ਕਰਨ ਦੇ ਸਮਰੱਥ ਨਹੀਂ'। ਸੱਚੇ ਪਾਤਸ਼ਾਹ ਆਪ ਹੀ 
ਕਰਦੇ ਕਰਵਾਉਂਦੇ ਨੇ, ਵਡਿਆਈ ਵੀ ਆਪ ਹੀ ਦੇਂਦੇ ਨੇ। 
ਜੋ ਚੰਗਾ ਹੁੰਦਾ ਹੈ ਉਹ ਕਿਰਪਾ ਨਾਲ ਹੁੰਦਾ ਹੈ, ਭੈੜ ਤਾਂ 
ਆਪਣੇ-ਆਪ ਵਿੱਚ ਹੈਨ ਹੀ ਆਪਣੇ ਅੰਗੁਣਾਂ ਦਾ ਆਪਣੇ 
ਆਪ ਨੂੰ ਹੀ ਪਤਾ ਹੁੰਦਾ ਹੈ। ਕਿਰਪਾ ਹੋਵੇ ! ਮਨ ਵਿੱਚ ਕਦੇ 
ਇਹ ਨਾ ਆਵੇ ਕਿ ਮੇਰਾ ਕੀਤਾ ਕੁਝ ਹੁੰਦਾ ਹੈ। ਇਕ ਨਾਂ ਮੈਂ 
ਜਰੂਰ ਯਾਦ ਕਰਵਾਉਣਾ ਚਾਹੁੰਦਾ ਹਾਂ। 

ਜਿਨ੍ਹਾਂ ਨੇ ਸਾਨੂੰ ਮਾਂ ਦਾ ਪਿਆਰ ਮਾਂ ਦਾ ਪਿਆਰ 
ਦਿੱਤਾ ਹੈ। ਉਹ ਤੇ ਮਾਤਾ ਚੰਦ ਕੌਰ ਜੀ ਮਾਤਾ ਜੀ ਦੇ ਚਰਨਾਂ 
ਵਿੱਚ ਵੀ ਇਕ ਵੇਰ ਸਿਰ ਝੁਕਾਉਂਦੇ ਹਾਂ। ਜਿਸ ਤਰ੍ਹਾਂ ਉਸ 
ਮੁਸ਼ਕਲ ਸਮੇ ਵਿੱਚ ਮਾਤਾ ਜੀ ਨੇ ਨਾਮਧਾਰੀ ਪੰਥ ਨੂੰ 
ਸੰਭਾਲਿਆ। ਜਦੋਂ ਸੱਚੇ ਪਾਤਸ਼ਾਹ (ਸਤਿਗੁਰੂ ਜਗਜੀਤ 
ਸਿੰਘ ਜੀ) ਬਹੁਤ ਸਾਲ ਦੇਹ ਕਰਕੇ ਠੀਕ ਨਹੀ ਰਹੇ। ਸੱਚੇ 
ਪਾਤਸ਼ਾਹ ਜੀ ਦੇ ਦੇਹ ਦਾ ਉਹਲਾ ਕਰਨ ਤੋ' ਬਾਅਦ ਵੀ ਜਦੋਂ 
ਬੜੇ ਅਣਸੁਖਾਵੇਂ ਹਾਲਾਤ ਸਨ। ਸੰਗਤ ਵਿਚੋਂ ਵੀ ਕਈ 
ਦੁਬਿਧਾ ਵਿੱਚ ਸਨ। ਉਸ ਸਮੇਂ ਵਿੱਚ ਮਾਤਾ ਜੀ ਨੇ ਸਾਰੀ 
ਸੰਗਤ ਨੂੰ ਸੰਭਾਲਿਆ। ਮਾਤਾ ਜੀ ਦੀ ਕੰਟਰੀਬਿਊਸ਼ਨ 
(ਯੋਗਦਾਨ) ਨੂੰ ਵੀ ਭੁਲਾਇਆ ਨਹੀ' ਜਾ ਸਕਦਾ। ਇਸ 
ਲਈ ਮਾਤਾ ਜੀ ਦੇ ਚਰਨਾਂ ਵਿੱਚ ਸੀਸ ਝੁਕਾਉਂਦਾ ਹਾਂ। 

ਸੋ ਤੁਹਾਡੇ ਵਾਸਤੇ ਸਤਿਗੁਰੂ ਸੱਚੇ ਪਾਤਸ਼ਾਹ ਦੀਆਂ 
ਖੁਸ਼ੀਆਂ ਨੇ, ਧੰਨਵਾਦ ਤੋਂ ਬਹੁਤ ਵੱਡੀਆਂ ਨੇ। 

ਸੱਚੇ ਪਾਤਸ਼ਾਹ ਕਿਰਪਾ ਕਰਨ। ਸਾਰਿਆਂ ਤੇ 
ਬਖਸ਼ਿਸ਼ ਕਰਨ ਸਭ ਨੂੰ ਸਿੱਖੀ ਬਖਸ਼ਣ। ਕੋਈ ਦੁਖੀ ਰਹੇ ਹੀ 
ਨਾ। ਏਨੀ ਅਰਜ਼ ਕਰਕੇ ਆਗਿਆ ਲੈਂਦਾ ਹਾਂ। ਸੰਗਤਾਂ ਨੇ 
ਬੋਲੇ ਸੋ ਨਿਹਾਲ” ਦਾ ਜੈਕਾਰਾ ਗਜਾ ਕੇ, ਸੱਚੇ ਪਾਤਸ਼ਾਹ ਦਾ 
ਸ਼ੁਕਰਾਨਾ ਕੀਤਾ। 
ਵਰਤਿਆ- ਸ੍ਰੀ ਸਤਿਗੁਰੂ ਜੀ ਡੇਰੇ ਆ ਕੇ ਲੰਗਰ ਛਕਿਆ। 
ਸਤਿਜੁਗ 


ਜਗ ---ਲ 


5।। 58000 9800 500। । €0) 


ਦੁਪਹਿਰੇ ਬਹੁਤ ਸੰਗਤ ਡੇਰੇ ਹੀ ਇੱਕਤ੍ਹ ਹੋ ਗਈ। ਕਰੀਬ 
ਡੇਢ ਕੁ ਘਮਟਾ ਸ੍ਰੀ ਸਤਿਗੁਰੂ ਜੀ ਸੰਗਤ ਦੇ ਇਕਠ ਵਿੱਚ ਬੈਨ 
ਦਰਸ਼ਨ ਦੇਂਦੇ ਬਚਨ ਬਿਲਾਸ ਕਰਦੇ ਰਹੇ। ਵਿਸ਼ੇਸ਼ ਕਰਕੇ 
ਕਰਦਿਆਂ ਸਭ ਨੂੰ ਨਿਵਾਜਿਆ। ਸੁਖਜਿੰਦਰ ਸਿੰਘ ਮੰਗਾਂ ਦੇ 
ਘਰੋਂ ਸ੍ਰੀ ਸਤਿਗੁਰੂ ਜੀ ਸਿੱਖਾਂ ਸੇਵਕਾਂ ਸਹਿਤ ਏਅਰ ਪੋਰਟ 
ਭਾਰਤ ਵਾਸਤੇ ਰਵਾਨਾ ਹੋਵੇ। 

ਚਾਰ ਵਰ੍ਹਿਆਂ ਬਾਅਦ ਸ੍ਰੀ ਸਤਿਗੁਰੂ ਜੀ ਦਾ ਇਹ 
ਸੀ। ਲੰਮੀ ਅੰੜ ਪਿਛੋਂ ਸਤਿਗੁਰੂ ਦਰਸ਼ਨ ਦੇ ਮੇਘ ਮਿਹਰ 


੪1301111011131 


ਕੈਨੇਡਾ ਸਿਟੀਜਨ ਨਾਮਧਾਰੀ (ਸੈਣੀ) ਲੜਕਾ 
ਉਮਰ 29 ਸਾਲ 
ਕੱਦ 6 ਫੁੱਟ 
ਬੀ. ਫਾਰਮੇਸੀ 
ਬਰੈਂਪਟਨ ਵਿਚ ਆਪਣਾ ਘਰ 
ਪੰਜਾਬ ਵਿਚ 4 ਕਿੱਲੇ ਜ਼ਮੀਨ, 
ਸੰਪਰਕ: 9718890900 


ਕੰਮ ਥਾਂ - ਏਅਰ ਪੋਰਟ (ਵੈਨਕੂਵਰ) 
ਸੰਪਰਕ - 9780200681, 
9872000933 


੧3101੧੧15॥0060181.60।। 


ਮਿਤੀ: 15.09.2023 
ਮਿਤੀ; 11 .09.2023 


ਸ਼ਹੀਦੀ ਮੇਲਾ ਸ੍ਰੀ ਅਮ੍੍‌ਤਸਰ ਸਾਹਿਬ 


| 
<< “੦੯੦ 


ਭਾ [| 
੫ 
ਦੇ ਦੇ 
ਰਾ 


॥ 2." 


ਸਤਿਗੁਰੂ ਜੀ ਮਾਤਾ ਸੁਰਜੀਤ ਕੌਰ ਦੇ ਭੋਗ ਮੇਲੇ ਤੇ ਦਰਸ਼ਨ ਦਿੰਦੇ ਹੋ 


ਸ੍ਰੀ 


੧3॥101੧੧੨॥॥੫੧60018.੦0। 


5।। 28000 8001 50001 0 ੬00) 


03(€ 01 ਨ001(੮3(101੧ 06 92100 2023 ਸ੧1 €0.25650/93 
103੧੬ 01 95110: 08 0੧001 2023 100/008/2021-2023 


ਜਪ ਪੁਯੋਗ ਮੇਲੇ ਦੀਆਂ ਵੱਖ-ਵੱਖ ਝਲਕੀਆਂ 


11੧੧੦ ੨੩0 ”00115॥ਇ॥ 0੧ ਜਿ: 137੪੯॥0੩ 5102੧ 113115]9੨1 ੦੧ 91311 01 ੧੨1॥01੨੧੧ 1331131- 
1੧ਿ111੧ਇ0 3੧ 5011111( 30੯ਟ1115102 1055, 20107 (7311), ਸਿ੦।। ੫੨੬3੧ ੧੧੬% 1210 
380 000115॥ਟ0 107੧ ੧੩੧0੧ 90100373, 1੨1॥੯5॥ ੧੨੬੨੧, ੧੦੯ 0ਟ101- 110015. 


5।। 58000 8001 5001 0 ੬00੫) ੧31101੦1500੫੧60131.60।। 


